ਸ਼ਹੀਦ ਸੂਬਾ ਸਾਹਿਬ ਸਿੰਘ ਯਾਦਗਾਰੀ ਸਮਾਗਮ-ਪਿੰਡ ਬਨਵਾਲੀਪੁਰ, ਤਰਨਤਾਰਨ- 10 ਜੂਨ 2022 


0 ੬ #% "੧ ਦੇ 


ਜਦ ਭਰ ਜਾਮ ਗਿਤ ` ਕਦ ਜਿ ਸਗ 


ਸ਼ਿਤੀ 0 ਜੂਨ 2022 0੨ ਨਵਨੀਪਰ (ਨ ਭਾਰ 


ਸੂਬਾ ਸਾਹਿਬ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਥਾਪੇ ਗਏ ਪਹਿਲੇ ਪੰਜ ਸੂਬਿਆਂ ਵਿਚੋਂ ਇਕ ਸਨ। ਉਹਨਾਂ ਨੇ ਪੂਰੀ ਨਿਸ਼ਠਾ ਅਤੇ 
ਸਿਰੜ ਨਾਲ ਸਤਿਗੁਰੂ ਰਾਮ ਸਿੰਘ ਦੁਆਰਾ ਅਰੈਭੇ ਅਜ਼ਾਦੀ ਸੈਘਰਸ਼ ਵਿੱਚ ਹਿੱਸਾ ਪਾਇਆ। ਉਹ 18 ਜਨਵਰੀ 1872 ਨੂੰ ਸਤਿਗੁਰੂ ਜੀ ਨਾਲ 

ਹੀ ਗਿਰਫਤਾਰ ਹੋਏ ਅਤੇ ਇਲਾਹਾਬਾਦ, ਅਦਨ ਅਤੇ ਹਜਾਰੀ ਬਾਗ ਦੀਆਂ ਜੇਲ੍ਹਾਂ ਵਿੱਚ ਕੈਦ ਕੱਟੀ ਅਤੇ 10 ਜੂਨ 1879 ਨੂੰ ਹਜਾਰੀ 
ਬਾਗ ਜੇਲ ਵਿੱਚ ਸ਼ਹੀਦ ਹੋ ਗਏ। ਉਪਰੋਕਤ ਤਸਵੀਰਾਂ ਉਹਨਾਂ ਦੀ ਯਾਦ ਵਿੱਚ ਮਨਾਏ ਗਏ ਮੇਲੇ ਦੀਆਂ ਹਨ। 


5।। 5300013011 511011। ੬101 ਧਿਗ1101315॥03/6€ 9118.੮0।1 


॥665://3੮0੪€.੦।£/063115/131110111 


ਸੈਪਰਕ : 98786-16996, 98143-18720 


ਦਫਤਰ ਦਾ ਪਤਾ: 01੬ 000।੦53 : 


ਮਾਸਿਕ ਵਰਿਆਮ 06100199/07੧410 
ਲਾਡੋਵਾਲੀ ਰੋਡ 
(ਸਾਹਮਣੇ ਸੈਂਟਰਲ ਟਾਊਨ) !49੦੧/8॥ ੧੦੩੦. 


ਜਲੰਧਰ- ੧੪੪੦੦੧ 0002. ੯੪1031100/1।, 
ਧ8181101੫।-144001 


ਇਹ ਅੰਕ ੪੦-੦੦ ਰੁਪਏ 
ਸਲਾਨਾ ਚੰਦਾ ੪੦੦-੦੦ ਰੁਪਏ 
ਜੀਵਨ ਮੈਂਬਰ ੧੦੦੦੦-੦੦ ਰੁਪਏ 
ਵਿਦੇਸ਼ ਲਈ ੫੦ ਪੈਂਡ ਜਾਂ ੬੦ ਡਾਲਰ ਅਮਰੀਕੀ 
ਹਵਾਈ ਡਾਕ ਰਾਹੀਂ (ਸਾਲਾਨਾ) 
ਚੈਕ ਡਰਾਫਟ ਕੇਵਲ ੧/੩॥੧੩॥॥। ਦੇ ਨਾਂਅ ਤੇ 
ਹੀ ਭੇਜੇ ਜਾਣ 


-ਤ ੮1401 172(274202771912931 [੨੩ 


੨੩ 
੩ 


“ਵਰਿਆਮ” ਨਿਰਦੇਸ਼ਕ ਸਿਖਿਆ ਵਿਭਾਗ ਪੰਜਾਬ, ਚੰਡੀਗੜ੍ਹ ਦੇ | | ਵਡ ਛਕਵਡਗ ਨਫ਼ 
ਪੱਤਰ ਨੰਬਰ ੩-੧-੭੭ ਐਡੀਟਰਜ਼, ਮਿਤੀ ੩-੩-੭੭ ਰਾਹੀਂ ੧ 7੧,੧0੬ 601੦1 &/€ 0੦. 


ਪੰਜਾਬ ਭਰ ਦੇ ਸਕੂਲਾਂ, ਕਾਲਜਾਂ ਤੇ ਲਾਇਬਰੇਰੀਆਂ ਲਈ ਪ੍ਰਵਾਨ 607201010050208 
॥੮੩6/₹07182 ੦੦੬ :08100560723 
010।। ੩੫॥% 61 ॥1013 ੧੫੧੧੩ 0310 081810੫ 6 
ਵਰਿਆਮ ਸਾਹਿਤਕ, ਸਮਾਜਿਕ ਅਤੇ ਧਾਰਮਿਕ ਰਸਾਲਾ ਹੈ। ਇਸ ਇ-1੧1| : ੬010।(%0/309੨111.੦੦1॥, 

ਵਿੱਚ ਛਪੇ ਲੇਖਕਾਂ ਦੇ ਵਿਚਾਰ ਵਿਅਕਤੀਗਤ ਹਨ। ਅਦਾਰਾ 0।131631100319311.੦6111, 
ਵਰਿਆਮ ਦਾ ਉਨ੍ਹਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। 189615115॥10110/੨1131 %0111311.੦੦॥॥ 
6॥1310/3111%0111811.ਟ੦111 


ਵਰਿਆਮ ---------------- % -------------- ਜਨਾਈ-2022 
5।। 5300013011 511011। ੬101 ਧਿ31101315॥03/6€ 9118.੮0।। 


ਹੈ। 


ਪੁਤਰ ਮਿੱਠੜੇ ਮੋਵੇ ਰਬ ਸਭ ਨੂੰ ਦੇਵੇ 

ਇਸ ਪਿਆਰੀ ਪੰਗਤੀ ਵਿੱਚ ਕਿਹਾ ਗਿਆ ਹੈ ਕਿ ਪੁੱਤਰ ਮਾਖਿਉਂ ਮਿੱਠੇ ਮੇਵੇ ਵਾਂਗ ਹੁੰਦੇ ਹਨ ਅਤੇ ਨਾਲ ਹੀ ਇਸ ਵਿੱਚ 
ਪੁੱਤਰ ਦੀ ਦਾਤ ਦੀ ਪ੍ਰਾਪਤੀ ਦੀ ਇੱਛਾ ਅਤੇ ਅਰਦਾਸ ਵੀ ਕੀਤੀ ਗਈ ਹੈ। ਆਧੁਨਿਕ ਸਮੇਂ ਵਿੱਚ ਪੁੱਤਰਾਂ ਧੀਆਂ ਵਿੱਚ ਫਰਕ 
ਨਹੀਂ ਸਮਝਿਆ ਜਾਂਦਾ, ਪਰ ਇਹ ਸਭ ਉਪਰੋਂ ਉਪਰੋਂ ਕਹਿਣ ਦੀਆਂ ਗੱਲਾਂ ਹਨ । ਅਸੀਂ ਧੀਆਂ ਦਾ ਸਵਾਗਤ ਕਰਨਾ ਤੇ ਸ਼ੁਰੂ ਕਰ 
ਦਿੱਤਾ ਹੈ, ਪਰ ਪੁੱਤਰ ਪ੍ਰਾਪਤੀ ਦੀ ਲਾਲਸਾ ਅਜੇ ਵੀ ਭਾਰਤੀ ਸਮਾਜ ਵਿੱਚ ਬਣੀ ਹੋਈ ਹੈ। ਘਰ ਵਿੱਚ ਬੱਚੇ ਦੇ ਜਨਮ ਲੈਂਦਿਆਂ ਹੀ 
ਮਾਤਾ ਪਿਤਾ ਉਸਦੇ ਉੱਜਲ ਭਵਿੱਖ ਦੇ ਸੁਪਨੇ ਬੁਣਨੇ ਸ਼ੁਰੂ ਕਰ ਦਿੰਦੇ ਹਨ। ਜਨਮ ਤੋਂ ਹੀ ਬੱਚੇ ਦੀ ਸਾਂਭ ਸੰਭਾਲ ਅਤੇ ਪਰਵਰਿਸ਼ 
ਤੋਂ ਲੈ ਕੇ ਮੁੱਢਲੀ ਸਿੱਖਿਆ, ਉੱਚ ਸਿੱਖਿਆ, ਕਾਲਜ-ਯੂਨੀਵਰਸਿਟੀ ਦੀ ਡਿਗਰੀ ਤੋਂ ਬਾਅਦ ਬੱਚਿਆਂ ਦੀ ਨੌਕਰੀ ਜਾਂ ਕਾਰੋਬਾਰ 
ਲਗਦਾ ਕਿ ਉਹ ਕਦੋਂ ਜਵਾਨੀ ਤੋਂ ਬੁਢਾਪੇ ਵਿੱਚ ਪ੍ਰਵੇਸ਼ ਕਰ ਜਾਂਦੇ ਹਨ। ਅਤੇ ਜੇਕਰ ਉਮਰ ਦੇ ਇਸ ਪੜਾਅ ਤੇ ਆ ਕੇ ਅਜਿਹੀ 
ਸੱਟ ਵੱਜੇ ਕਿ ਭਵਿੱਖ ਦੀ ਆਸ, ਘਰ ਦਾ ਦੀਵਾ ਹੀ ਗੋਲੀਆਂ ਦੀ ਹਨੇਰੀ ਵਿੱਚ ਬੁੱਝ ਜਾਵੇ ਤਾਂ ਉਸਦਾ ਕੀ ਇਲਾਜ ਹੋਵੇਗਾ ? 
ਸ਼ਾਇਦ ਇਸ ਸੱਟ ਦਾ ਕੋਈ ਇਲਾਜ ਨਹੀਂ ਹੈ। ਸਮੇਂ ਦੇ ਨਾਲ ਨਾਲ ਇਹ ਸੱਟ ਇਕ ਨਾਸੂਰ ਦਾ ਰੂਪ ਧਾਰਨ ਕਰ ਲੈਂਦੀ ਹੈ, ਜਿਸਦੀ 
ਪੀੜ ਸਾਰੀ ਉਮਰ ਸਹਾਰਨੀ ਪੈਂਦੀ ਹੈ। ਇਹ ਸੱਲ ਸ਼ਿਵ ਕੁਮਾਰ ਬਟਾਲਵੀ ਦੇ 'ਇਸ਼ਕ ਦੇ ਫੱਟਾਂ' ਤੋਂ ਵੀ ਜ਼ਿਆਦਾ ਡੂੰਘੇ ਹੁੰਦੇ ਹਨ ਜੋ 
ਹੱਥ ਲਾਉਣ ਤੇ ਵੀ ਦੁਖਦੇ ਹਨ ਅਤੇ ਮਲ੍ਹਮ ਲਾਉਣ ਤੇ ਵੀ ਦੁਖਦੇ ਹਨ। ਇਹਨਾਂ ਦੀ ਕੋਈ ਦਵਾਈ ਨਹੀਂ ਹੁੰਦੀ । 

ਇਸ ਤਰ੍ਹਾਂ ਦਾ ਸੰਤਾਪ ਬਹੁਤ ਸਾਰੇ ਮਾਤਾ ਪਿਤਾ ਅੱਧਖੜ ਉਮਰ ਵਿੱਚ ਭੋਗ ਰਹੇ ਹਨ । ਪਿਛਲੇ ਮਹੀਨੇ ਪੰਜਾਬ ਦੇ ਗਾਇਕ 
ਕਲਾਕਾਰ ਦੀ ਦਿਨ ਦਿਹਾੜੇ ਹੋਈ ਹੱਤਿਆ ਨੇ ਸਾਰੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ 
ਹੈ, ਸਾਰੇ ਪਾਸੇ ਹਾਹਾਕਾਰ ਮੱਚ ਗਈ । ਜਾਣ ਵਾਲਾ ਤਾਂ ਚਲਿਆ ਗਿਆ ਪਰ ਉਸ ਦੇ ਮਾਪਿਆਂ ਦਾ ਦੁੱਖ ਨਹੀਂ ਵੇਖਿਆ ਜਾ ਰਿਹਾ। 
ਇਸ ਗਾਇਕ ਨੇ ਥੋੜ੍ਹੇ ਹੀ ਸਮੇਂ ਵਿੱਚ ਛੋਟੀ ਉਮਰੇ ਹੀ ਆਪਣੀ ਗਾਇਕੀ ਨਾਲ ਕਰੋੜਾਂ ਨੌਜਵਾਨਾਂ ਦੇ ਦਿਲਾਂ ਤੇ ਆਪਣਾ ਪ੍ਰਭਾਵ 
ਛੱਡਿਆ ਹੈ। ਅਸੀਂ ਉਸ ਦੀ ਜੱਟ, ਜਮੀਨ, ਵੈਲੀ, ਹਥਿਆਰ, ਬੰਦੂਕ, ਲਾਈਸੈਂਸ, ਗੈਂਗਸਟਰ ਵਾਲੀ ਗਾਇਕੀ ਨਾਲ ਸਹਿਮਤ 
ਨਹੀਂ ਹਾਂ ਪਰ ਇਸ ਤਰ੍ਹਾਂ ਹੱਸਦੇ ਖੇਡਦੇ, ਜੀਊਂਦੇ ਜਾਗਦੇ ਜਵਾਨ ਪੁੱਤ ਦੀ ਜਾਨ ਲੈ ਲੈਣਾ ਅਤਿ ਨਿੰਦਣਯੋਗ ਵੀ ਹੈ ਤੇ ਦੁਖਦਾਈ 
ਵੀ । ਭਾਵੇਂ ਇਸ ਨੂੰ ਗੈਂਗਵਾਰ ਕਹਿ ਲਵੋ ਜਾਂ ਸਿਆਸਤ - ਇਸ ਦਾ ਇਹ ਅੰਤ ਨਹੀਂ ਹੋਣਾ ਚਾਹੀਦਾ ਸੀ। (ਜਿਹੜੇ ਕਾਤਲ ਹਨ, 
ਉਹ ਆਪਣੇ ਮਾਪਿਆਂ ਦੇ ਜੀਵਨ ਪੰਧ ਵਿੱਚ ਕੰਡੇ ਵਿਛਾ ਰਹੇ ਹਨ । ਉਹਨਾਂ ਨੂੰ ਵੀ ਸਾਰੀ ਉਮਰ ਤਿਰਸਕਾਰ ਅਤੇ ਨਮੋਸ਼ੀ ਭਰੀ 
ਜ਼ਿੰਦਗੀ ਭੋਗਣੀ ਪੈਂਦੀ ਹੈ।) 

ਇਸ ਦੁਖੀ ਪਰਵਾਰ ਬਾਰੇ ਸਾਰੀ ਦੁਨੀਆ ਜਾਣਦੀ ਹੈ ਅਤੇ ਹਮਦਰਦੀ ਵੀ ਰੱਖਦੀ ਹੈ, ਪਰ ਇਹੋ ਜਿਹੇ ਅਣਗਿਣਤ ਪਰਵਾਰ 
ਹਨ, ਜਿਨ੍ਹਾਂ ਦਾ ਚਾਨਣ ਚਿਰਾਗ ਕਿਸੇ ਨਾ ਕਿਸੇ ਕਾਰਨ ਭਰ ਜਵਾਨੀ ਵਿੱਚ ਇਸ ਸੰਸਾਰ ਤੋਂ ਤੁਰ ਗਿਆ। ਇਹ ਇਕ ਜਾਨ ਲੇਵਾ 
ਬਿਮਾਰੀ ਵੀ ਹੋ ਸਕਦੀ ਹੈ ਜਾਂ ਕੋਈ ਦੁਰਘਟਨਾ ਵੀ ਹੋ ਸਕਦੀ ਹੈ। ਬਿਮਾਰੀ ਦੀ ਅਵਸਥਾ ਵਿੱਚ ਕਸ਼ਟ ਦੇਖਣਾ ਵੀ ਸੌਖਾ ਨਹੀਂ 
ਹੁੰਦਾ । ਰੋਜ਼ ਆਪਣੇ ਬੱਚੇ ਦੇ ਦਰਦ ਨੂੰ ਵੇਖ ਕੇ ਮਾਪੇ ਆਪ ਹੀ ਅਰਦਾਸ ਕਰਨ ਲੱਗ ਜਾਂਦੇ ਹਨ ਕਿ ਹੈ ਰੱਬਾ, ਜਾਂ ਤਾਂ ਸਾਡੇ ਬੱਚੇ ਨੂੰ 
ਤੰਦਰਸਤ ਕਰ ਦੇ ਜਾਂ ਉਸਦਾ ਕਸ਼ਟ ਹਰ ਲੈ, ਉਸ ਤੇ ਪਰਦਾ ਪਾ ਦੇ। ਇਸ ਸਥਿਤੀ ਵਿੱਚ ਉਹ ਥੋੜ੍ਹਾ ਬਹੁਤ ਆਪਣੇ ਆਪ ਨੂੰ ਇਸ 
ਦੁੱਖ ਵਾਸਤੇ ਤਿਆਰ ਵੀ ਕਰ ਲੈਂਦੇ ਹਨ। ਅਚਾਨਕ ਹੋਈ ਦੁਰਘਟਨਾ ਵਿੱਚ ਅੱਖੀਆਂ ਮੀਟ ਗਏ ਪੁੱਤਰਾਂ ਦੇ ਮਾਪੇ ਵੀ ਇਸ ਨੂੰ ਰੱਬ 
ਦੀ ਹੋਣੀ ਸਮਝ ਕੇ ਆਪਣਾ ਸਿਰ ਨਿਊਂ ਲੈਂਦੇ ਹਨ, ਪਰ ਉਪਰੋਕਤ ਕਿਸੇ ਵੀ ਸਥਿਤੀ ਵਿੱਚ ਉਹਨਾਂ ਦਾ ਦੁੱਖ ਕੋਈ ਘੱਟ ਨਹੀਂ 
ਹੁੰਦਾ । ਸਾਡੇ ਫੌਜੀ ਜਵਾਨ ਆਪਣੀ ਜਾਨ ਤਲੀ ਤੇ ਰੱਖ ਕੇ ਫੌਜ ਵਿੱਚ ਭਰਤੀ ਹੁੰਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਸਰਹੱਦ ਤੇ 
ਦੁਸ਼ਮਣ ਨਾਲ ਲੜਦੇ ਸ਼ਹੀਦ ਵੀ ਹੋ ਜਾਂਦੇ ਹਨ । ਦੇਸ਼ ਕੌਮ ਲਈ ਸ਼ਹੀਦ ਹੋਣਾ ਫਖ਼ਰ ਵਾਲੀ ਗੱਲ ਹੈ ਪਰ ਪਿੱਛੇ ਪਰਵਾਰ ਨੂੰ ਬਹੁਤ 
ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਤਾ ਪਿਤਾ, ਪਤਨੀ ਅਤੇ ਬੱਚਿਆਂ ਨੂੰ ਆਪਣੇ ਵਿਛੜੇ ਹੋਏ ਜੀਅ ਦੀ ਯਾਦ ਤਾਂ ਹਰ 
ਪਲ ਸਤਾਉਂਦੀ ਹੈ। ਅਜਿਹੇ ਪੁੱਤਰਾਂ ਦੀਆਂ ਮਾਵਾਂ ਜੋ ਕਿ ਆਪਣੇ ਪੁੱਤਰਾਂ ਦੇ ਸ਼ਗਨ ਮਨਾਉਣ ਦੀਆਂ ਰੀਝਾਂ ਪਾਲਦੀਆਂ 
ਰਹਿੰਦੀਆਂ ਹਨ, ਉਹ ਜਦੋਂ ਬੇਵਕਤ ਤੁਰ ਜਾਂਦੇ ਹਨ ਤਾਂ ਸ੍ਰ. ਗੁਰਜੰਟ ਸਿੰਘ ਸਿੱਧੂ (ਬਰਨਾਲਾ) ਦੇ ਸ਼ਬਦਾਂ ਵਿੱਚ ਆਪਣਾ ਦੁੱਖੜਾ 
ਇੰਝ ਰੇਂਦੀਆਂ ਹਨ- 
ਵਰਿਆਮ ---------- ੫ -------------------- ਜੁਲਾਈ-2022 
5।। 5300013011 511011। ੬01 ਧਿਗ1101315॥03/6€ 9118.੮0।। 


ਜਾਂਦੀ ਵਾਰੀ ਮਿੱਠਿਆ ਤੇਰੇ ਸ਼ਗਨ ਮਨਾਵਾਂ। ਸਿਰ 'ਤੇ ਸਿਹਰਾ ਬੰਨ੍ਹ ਕੇ ਤੇਰੇ ਕਲਗ਼ੀ ਲਾਵਾਂ। 
ਰੱਜ ਰੱਜ ਮੱਥਾ ਚੰਮ ਲਾਂ ਪੁੱਤ ਜਾਂਦੀ ਵਾਰੀ। ਐਨੀ ਛੇਤੀ ਪੁੱਤਰਾ ਕਿਉਂ ਕਰੀ ਤਿਆਰੀ। 
ਹਾਏ ਵੇ ਮੇਰੇ ਪੁੱਤਰਾ ਮੈਂ ਕਿੱਧਰ ਜਾਵਾਂ। ਜਾਂਦੀ ਵਾਰੀ ਮਿੱਠਿਆ ਤੇਰੇ ਸ਼ਗਨ ਮਨਾਵਾਂ। 
ਤੇਰੇ ਬਾਝੋਂ ਜੱਗ _'ਤੇ ਹੈ ਕੌਣ ਸਹਾਰਾ। ਇੱਕੋ ਸੀ ਤੂੰ ਛੁਪ ਗਿਆ ਅੱਖੀਆਂ ਦਾ ਤਾਰਾ। 
ਰੋਂਦੇ ਤੇਰੇ ਬਾਪ ਨੂੰ ਮੈਂ ਕਿਵੇਂ ਵਿਰਾਵਾਂ। ਜਾਂਦੀ ਵਾਰੀ ਮਿੱਠਿਆ ਤੇਰੇ ਸ਼ਗਨ ਮਨਾਵਾਂ। 
ਚੜ੍ਹਦੀ ਉਮਰੇ ਲਾਲ ਤੂੰ ਕਿਉਂ ਕਰੇ ਤਿਆਰੇ। ਕੀਹਦੀ ਖ਼ਾਤਰ ਛੱਡ ਰਿਆ ਏਹ ਮਹਿਲ ਮੁਨਾਰੇ। 
ਖੜ੍ਹੇ ਟਰੈਕਟਰ ਗੱਡੀਆਂ ਮੈਂ_ਕਿਵੇਂ ਚਲਾਵਾਂ। ਉੱਠ ਖੜ੍ਹ ਮੇਰੇ ਸੋਹਣਿਆਂ ਤੈਨੂੰ ਗਲੇ ਲਗਾਵਾਂ। 
ਜਾਂਦੀ ਵਾਰੀ ਮਿੱਠਿਆ ਤੇਰੇ ਸ਼ਗਨ ਮਨਾਵਾਂ। ਸਿਰ 'ਤੇ ਸਿਹਰਾ ਬੰਨ੍ਹ ਕੇ ਤੇਰੇ ਕਲਗ਼ੀ ਲਾਵਾਂ। 
ਪੰਜਾਬ ਵਿੱਚ ਜੋ ਨਸ਼ੇ ਦਾ ਦਰਿਆ ਵੱਗ ਰਿਹਾ ਹੈ ਉਸ ਵਿੱਚ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤ ਡੁੱਬ ਗਏ ਹਨ । ਸਰੀਰ ਦਾ 
ਨਾਸ, ਧੈਸੇ ਦੀ ਬਰਬਾਦੀ ਤੇ ਪੀੜ ਸਹਿਣੀ ਕੋਈ ਸੌਖੀ ਨਹੀਂ । ਅਜਿਹੀ ਇਕ ਮਾਂ ਦੀ ਵਿਥਿਆ ਸੁਣਾਉਂਦੇ ਹੋਏ ਡਾ. ਹਰਸ਼ਿੰਦਰ ਕੌਰ 
ਦੱਸਦੇ ਹਨ ਕਿ ਇਕ ਵਾਰੀ ਨਸ਼ੇ ਦੀ ਲੱਤ ਵਿੱਚ ਧੁੱਤ ਹੋਏ ਪੁੱਤਰ ਦੇ ਦੁੱਖ ਨੂੰ ਨਾ ਸਹਾਰਦੇ ਹੋਏ ਇਕ ਮਾਂ ਨੇ ਆਪਣਾ ਗਹਿਣਾ ਗੱਟਾ 
ਵੇਚ ਕੇ ਉਸਨੂੰ 18ਵੇਂ ਜਨਮ ਦਿਨ ਤੇ ਮੋਟਰਸਾਈਕਲ ਲਿਆ ਦਿੱਤਾ - ਇਹ ਸੋਚ ਕੇ ਕਿ ਇਸਦਾ ਰੋਜ਼ ਰੋਜ਼ ਦਾ ਮਰਨਾ ਉਹ ਵੇਖ 
ਨਹੀਂ ਸਕਦੀ। ਇਸ ਲਈ ਨਸ਼ੇ ਦੀ ਹਾਲਤ ਵਿੱਚ ਜਦੋਂ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਜਾਵੇਗਾ ਤਾਂ ਐਕਸੀਡੈਂਟ ਵਿੱਚ ਮਰ 
ਜਾਵੇਗਾ। ਅਜਿਹੇ ਔਖੇ ਹਾਲਾਤਾਂ ਵਿੱਚ ਕਈ ਵਾਰੀ ਮਾਵਾਂ ਨੂੰ ਏਡਾ ਵੱਡਾ ਜੇਰਾ ਵੀ ਕਰਨਾ ਪੈਂਦਾ ਹੈ। 
ਸਮਝ ਨਹੀਂ ਆਉਂਦਾ ਕਦੋਂ ਤਕ ਇਹ ਸਿਲਸਿਲਾ ਚੱਲੇਗਾ ? ਕਦੇ ਖਤਮ ਵੀ ਹੋਵੇਗਾ ਕਿ ਨਹੀਂ ਇਸ ਈਰਖਾ, ਸਿਆਸਤ ਤੇ 
ਗੈਂਗਵਾਰ ਚੋਂ ਬਾਹਰ ਨਿਕਲਣ ਲਈ ਮਾਪਿਆਂ, ਅਧਿਆਪਕਾਂ, ਸਮਾਜ, ਪ੍ਰਸ਼ਾਸਨ ਅਤੇ ਸਰਕਾਰ ਨੂੰ ਇੱਕ ਹੋ ਕੇ ਜਤਨ ਕਰਨੇ ਪੈਣੇ 
ਹਨ । ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ, ਧਰਮ ਨਾਲ ਜੋੜਣ । ਦੌਲਤ ਤੇ ਸ਼ੋਹਰਤ ਦੇ 
ਬਣਾਉਣ । ਸਿਰਫ ਪੈਸੇ ਨਾਲ ਹੀ ਖੁਸ਼ੀਆਂ ਨਹੀਂ ਖਰੀਦੀਆਂ ਜਾ ਸਕਦੀਆਂ । ਜੇਕਰ ਇਸ ਤਰ੍ਹਾਂ ਹੁੰਦਾ ਤਾਂ ਦੁਨੀਆਂ ਦੇ ਸਾਰੇ ਧਨਾਢ 
ਲੋਕ ਖੁਸ਼ ਹੁੰਦੇ। ਅਧਿਆਪਕ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਉਹਨਾਂ ਵਿੱਚ ਨੈਤਿਕ ਗੁਣਾਂ ਦਾ ਪਸਾਰ ਕਰਨ । ਚੰਗੀ ਪੀੜ੍ਹੀ ਹੀ 
ਚੰਗੇ ਸਮਾਜ ਦੀ ਸਿਰਜਨਾ ਕਰ ਸਕਦੀ ਹੈ। ਪ੍ਰਸ਼ਾਸਨ ਅਤੇ ਸਰਕਾਰ ਬੇਇਮਾਨੀ ਅਤੇ ਕੁੁਸ਼ਟਾਚਾਰ ਦਾ ਖਾਤਮਾ ਕਰ ਕੇ ਯੋਗ 
ਨੌਜਵਾਨਾਂ ਲਈ ਨੌਕਰੀਆਂ ਅਤੇ ਕਾਰੋਬਾਰ ਪੈਦਾ ਕਰਨ ਤਾਂ ਜੋ ਦੇਸ਼ ਦੀ ਜਵਾਨੀ ਭਟਕ ਕੇ ਪੁੱਠਿਆਂ ਰਾਹਾਂ ਤੇ ਨਾ ਤੁਰੇ। 
ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਇਸ ਧਰਤੀ ਨੂੰ ਉਹਨਾਂ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੋਈ ਹੈ ਜਿਹਨਾਂ ਆਪਣੀ 
ਬਾਣੀ ਰਾਹੀਂ ਸਾਨੂੰ ਅਕਾਲ ਪੁਰਖ ਨਾਲ ਜੁੜਣ ਅਤੇ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਨਾਮ ਜਪਣ ਅਤੇ ਕਿਰਤ ਕਰਨ ਦਾ 
ਸੁਨੇਹਾ ਦਿੱਤਾ ਹੈ। ਸਾਡੇ ਗੁਰੂਆਂ ਨੇ ਆਪਣੇ ਸਬਰ ਦੇ ਨਾਲ ਜਬਰ ਨੂੰ ਸਹਿ ਕੇ ਸ਼ਹੀਦੀਆਂ ਪਾਈਆਂ ਹਨ ਪਰ ਜੁਲਮ ਅੱਗੇ 
ਆਪਣਾ ਸਿਰੜ ਤੇ ਸਿਦਕ ਨਹੀਂ ਹਾਰਿਆ। ਆਪਣਾ ਪਰਵਾਰ ਕੁਰਬਾਨ ਕਰ ਦਿੱਤਾ ਪਰ ਧਰਮ ਨਹੀਂ ਹਾਰਿਆ। ਸੂਫੀ ਸੰਤਾਂ 
ਫਕੀਰਾਂ ਨੇ ਰੱਬ ਨੂੰ ਪਾਉਣ ਵਾਸਤੇ ਸੂਫੀਆਨਾ ਕਲਾਮ ਗਾਏ ਹਨ। ਸੂਰਬੀਰ ਜੋਧਿਆਂ ਨੇ ਆਪਣੇ ਦੇਸ ਕੌਮ ਦੀ ਰੱਖਿਆ ਲਈ 
ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਇਤਿਹਾਸ ਗਵਾਹ ਹੈ ਕਿ ਅਜ਼ਾਦੀ ਸੰਘਰਸ਼ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ 
ਨੇ ਹੀ ਦਿੱਤੀਆਂ ਹਨ। ਫੇਰ ਇਹੋ ਜਿਹੀ ਪਾਵਨ ਧਰਤੀ ਦੇ ਲੋਕ ਭਟਕ ਕਿਉਂ ਗਏ ਹਨ ? ਹੁਣ ਤੇ ਹਾਲਾਤ ਇਸ ਤਰ੍ਹਾਂ ਹੋ ਗਏ ਹਨ 
ਕਿ ਲਗਦਾ ਹੈ ਕਿ- 
ਅਸੀਂ`_ਬੀਜੇ ਗੰਢੇ ਤੇ ਗੰਢੇਲ ਉੱਗ ਪਈ ਏ, ਕਿੱਥੋਂ ਮਰ ਜਾਣੀ ਇਹ ਚੁੜੇਲ ਉੱਗ ਪਈ ਏ। 
ਅਸੀਂ ਤਾਂ ਕਿਹਾ ਸੀ ਲਾਲ ਰੰਗ ਸੋਹਣਾ ਲੱਗਦਾ ਏ, ਇਹ ਤੇ ਲੈ ਕੇ ਲਹੂ ਦੀ ਤਰੇਲ ਉੱਗ ਪਈ ਏ। 
ਝੂਠੀ ਮੂਠੀ ਗੋਲੀਆਂ ਬੰਦੂਕਾਂ ਦੇ ਸੀ ਗੀਤ ਗਾਏ, ਸੱਚੀਂ ਮੁੱਚੀਂ ਅਸਲੇ ਦੀ ਵੇਲ ਉੱਗ ਪਈ ਏ। 
ਲਾਇਆ ਸੀ ਬਰੂਟਾ, ਛਾਵੇਂ ਬਹਿਣਗੇ ਪੰਖੇਰੂ ਆਣ, ਉਹਦੇ ਤੇ ਹੀ ਚੰਦਰੀ ਗੁਲੇਲ ਉੱਗ ਪਈ ਏ। 
ਅਮਨਾਂ ਦੀ ਰਾਖੀ ਦੇ ਲਈ ਬਾਜਵਾ ਜਵਾਨੀ ਮੰਗੀ, ਅਮਨਾਂ ਦੀ ਜੜ੍ਹੀਂ ਦੇਣ ਤੇਲ ਉੱਗ ਪਈ ਏ। 
ਆਉ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਪੰਜਾਬ ਦੀ ਭਟਕਦੀ ਜਵਾਨੀ ਨੂੰ ਸਿੱਧੇ ਰਾਹ ਪਾਉਣ ਤਾਂ 
ਜੋ ਮਾਪਿਆਂ ਦੇ ਡੂੰਘੇ ਸੱਲ ਭਰੇ ਜਾਣ ਅਤੇ ਪੰਜਾਬ ਫੇਰ ਤੋਂ ਖੁਸ਼ਹਾਲੀ ਅਤੇ ਤਰੱਕੀ ਦੇ ਰਾਹ ਤੇ ਤੁਰੇ । -ਰਜਵੰਤ ਕੌਰ 


ਵਰਿਆਮ  ----- %8 -------------- ਜਨਾਈ-2022 
5।। 5300013011 511011। ੬01 ਧਿਗ110135॥03/6€ 9118.੮0।। 


ਖਿੱਲਰੇ ਪੱਤਰੇ-16 


ਫੇਰ ਮਹਿਕੀ ਜ਼ਿੰਦਗੀ 


ਮੰਦਰ ਦੀਆਂ ਪੌੜੀਆਂ ਚੜ੍ਹ ਕੇ ਇਕ ਪਰਛਾਵਾਂ ਜਿਹਾ 
ਉੱਪਰ ਆਇਆ। ਢੋਲਕੀ ਵਜਦੀ ਰੁਕ ਗਈ, ਛੈਣੇ ਖ਼ਾਮੋਸ਼ ਹੋ 
ਗਏ। ਇਹ ਪਰਛਾਵਾਂ ਚਾਨਣ ਵਿੱਚ ਆਇਆ ਤਾਂ ਸਾਰੇ ਬੈਠੇ 
ਭਗਤਾਂ ਨਾਲੋਂ ਵੱਖਰੀ ਤਰ੍ਹਾਂ ਦਾ ਸੀ। ਕ੍ਰਿਸ਼ਨ ਰਾਧਾ ਦੀ ਸੁੰਦਰ 
ਸਜੀ ਹੋਈ ਮੂਰਤੀ ਦੇ ਦਰਸ਼ਨ ਕਰਨ ਇਹੋ ਜਿਹਾ ਭਗਤ 
ਪਹਿਲੀ ਵਾਰ ਹੀ ਆਇਆ ਸੀ- ਇਕ ਸਿੱਖ ਦਾੜ੍ਹੀ ਪੱਗ 
ਵਾਲਾ । ਸੰਨ ਸੰਤਾਲੀ ਦੇ ਘੱਲੂਘਾਰੇ ਬਾਅਦ ਜਦੋਂ ਸਾਰਾ ਸ਼ਹਿਰ 
ਪਨਾਹਗੀਰਾਂ ਹੀ ਭੀੜ ਨਾਲ ਭਰਪੂਰ ਸੀ, ਇਹ ਬੰਦਾ ਮੰਦਰ 
ਵਿੱਚ ਕੀ ਕਰਨ ਆਇਆ ਸੀ ? 

“ਕੌਣ ਐ.....?" ਅੰਦਰੋਂ ਹੈਰਾਨੀ ਅਤੇ ਡਰ ਨਾਲ ਪੁੱਛਿਆ 
ਗਿਆ! 

“ਜੀ ਅਸਾਂ ਮੰਦਰ ਦੇ ਦਰਸ਼ਨ ਕਰਨੇ ਆਂ।” 

“ਕਰ ਲਓ" ਇਸ ਸ਼ਬਦ ਬਿਨਾਂ ਹੋਰ ਚਾਰਾ ਵੀ ਨਹੀਂ ਸੀ। 

ਜਲੰਧਰ ਸ਼ਹਿਰ ਵਿੱਚ ਹਰ ਰੋਜ਼ ਕੋਈ ਨਾ ਕੋਈ ਖ਼ਬਰ 
ਮਿਲਦੀ ਹੀ ਰਹਿੰਦੀ। ਇਕ ਦਿਨ ਇਕ ਪ੍ਰਭਾਵਸ਼ਾਲੀ ਮਨੁੱਖ 
ਆਇਆ। ਉੱਚਾ ਲੰਮਾ ਭਰਵਾਂ ਸਰੀਰ, ਸਿਰ ਉੱਪਰ ਸਫੇਦ 
ਪਗੜੀ ਪਰ ਧੌਲੀ ਦਾੜ੍ਹੀ ਮੰਨੀ ਹੋਈ । ਉਹਨੂੰ ਕਿਸੇ ਨੇ ਵੀ ਨਾ 
ਪਛਾਣਿਆ। ਉਹਦੇ ਆਉਣ 'ਤੇ ਸਾਰੇ ਹੈਰਾਨ ਸਨ। ਜਦੋਂ 
ਉਹਨੇ ਪੁੱਛਿਆ ਕਿ ਸਰਦਾਰ ਕਿਸ਼ਨ ਸਿੰਘ ਹੋਰਾਂ ਦਾ ਇਹ ਹੀ 
ਘਰ ਹੈ ? ਤਾਂ ਤਾਈ ਹਰਨਾਮ ਕੌਰ ਦੇ ਮੂੰਹੋਂ ਨਿਕਲਿਆ- ਹਾਏ 
ਹਾਏ ! ਤੁਸੀਂ ਭਾਈ ਜੀ ਹੋ? ਆਉਣ ਵਾਲਾ ਸਾਡੇ ਤਾਇਆ 
ਜੀ ਦਾ ਕੁੜਮ ਸੀ। ਬੱਦੋਮੱਲੀ ਪਿੰਡ ਦਾ ਸਿਰਕੱਢ ਵਿਅਕਤੀ । 
ਆਪਣੀ ਸਿਆਣਪ, ਲਿਆਕਤ, ਇਲਮ ਅਤੇ ਤਕਰੀਰ 
ਕਾਰਨ ਜਾਣਿਆ-ਪਛਾਣਿਆ ਨਾਮ ਸ. ਨਿਹਾਲ ਸਿੰਘ । ਤਾਈ 
ਜੀ ਦੀ ਪੁੱਛ ਤੇ ਉਹਨਾਂ ਬਹੁਤ ਦੁੱਖ ਭਰੀ ਕਹਾਣੀ ਸੁਣਾਈ । 
ਉਹਨਾਂ ਦੇ ਘਰ ਦੇ 12 ਜੀਅ ਮਾਰੇ ਗਏ ਸਨ। ਆਪ ਉਹਨਾਂ 
ਲੁਕ-ਛਿੱਪ ਕੇ ਮਸਾਂ ਜਾਨ ਬਚਾਈ । ਲੰਮਾ ਦਾਹੜਾ ਵੀ ਕਿਸੇ ਨੇ 
ਕੱਟ ਕੇ ਮੁਸਲਮਾਨ ਬਣਾਉਣ ਦਾ ਜਤਨ ਕੀਤਾ। ਪਰ ਬਹੁਤ 
ਸਮਾਂ ਬੀਤਣ ਬਾਅਦ ਉਹ ਕਿਸੇ ਨਾ ਕਿਸੇ ਤਰ੍ਹਾਂ ਭਾਰਤ ਪਹੁੰਚੇ 
ਅਤੇ ਆਪਣੇ ਜੀਆਂ ਨੂੰ ਭਾਲਦੇ ਇੱਥੇ ਆਏ ਸਨ। ਓਹਦੀ ਧੀ 
ਤਾਇਆ ਕਿਸ਼ਨ ਸਿੰਘ ਦੀ ਨੂੰਹ ਸੀ ਪਰ ਉਹ ਫੌਜੀ ਪਤੀ ਨਾਲ 
ਸੁਰੱਖਿਅਤ ਸੀ। 
ਵਰਿਆਮ 
5।। 5300੫130 59111 00੧ 


ਸੁ. ਜਗਦੀਸ਼ ਸਿੰਘ ਵਰਿਆਮ 
ਘਰ ਵਿੱਚ ਪੁਰਾਣੀ ਲੱਕੜ ਪਈ ਹੁੰਦੀ ਸੀ। ਤਾਇਆ 
ਪਰ ਜੋ ਵੀ ਹੈ ਸੀ ਉਹਨਾਂ ਨਾਲ ਹੀ ਮੋਟੇ ਰੂਪ ਵਿੱਚ ਉਹਨਾਂ 
ਜੀ ਨੂੰ ਦੇਣੀਆਂ। ਪਹਿਲੀ ਵਾਰ ਤਾਂ ਇਕ ਪੁਰਾਣਾ ਮੁੱਢ ਜਿਹਾ 
ਉਹਨਾਂ ਤੇਸੇ ਨਾਲ ਹੀ ਪਾੜਿਆ। ਬਾਲਣ ਵੀ ਬਣਾਇਆ ਤੇ 
ਵਿੱਚੋਂ ਖੜਾਵਾਂ ਵੀ। ਸ. ਪੂਰਨ ਸਿੰਘ ਨਾਲ ਅਸਾਂ (ਤਾਇਆ 
ਜੀ ਦਾ ਪੋਤਰਾ ਬਲਬੀਰ ਸਿੰਘ ਅਤੇ ਮੈਂ) ਵੀ ਖੜਾਵਾਂ ਵੇਚਣ 
ਤੁਰ ਜਾਣਾ। ਇਕ-ਇਕ ਆਨੇ ਦਾ ਖੜਾਵਾਂ ਦਾ ਜੋੜਾ ਕਿਸੇ 
ਨਾ ਕਿਸੇ ਲੈ ਹੀ ਲੈਣਾ। ਇਕ ਦਿਨ ਮੇਰੇ ਪਿਤਾ ਜੀ ਨੇ ਵੇਖਿਆ 
ਤਾਂ ਉਹਨਾਂ ਆਪਣੇ ਹਥਿਆਰਾਂ ਨਾਲ ਖੜਾਵਾਂ ਦਾ ਜੋੜਾ 
ਤਿਆਰ ਕੀਤਾ ਤੇ ਰੰਦਾ ਲਾ ਕੇ ਸਾਫ਼ ਵੀ ਕਰ ਦਿੱਤਾ। ਇਹ 
ਖੂਬਸੂਰਤ ਜੋੜਾ ਦੋ ਆਨੇ ਦਾ ਵਿਕ ਗਿਆ। ਦੋ ਆਨੇ ਭਾਵੇਂ 
ਬਹੁਤ ਮਾਮੂਲੀ ਗੱਲ ਸੀ, ਪਰ ਬੰਦਾ ਉਹਨਾਂ ਨਾਲ ਭੁੱਖਾ ਨਹੀਂ 
ਸੀ ਰਹਿ ਸਕਦਾ ਅਤੇ ਪਾਓ ਬਰਫ਼ੀ ਤਾਂ ਖਾ ਸਕਦਾ ਸੀ। 
ਤਾਇਆ ਕਿਸ਼ਨ ਸਿੰਘ ਨੂੰ ਅਸੀਂ ਬਾਪੂ ਜੀ ਆਖਦੇ ਸਾਂ। ਉਹ 
ਤੇਜ਼ ਤਰਾਰ ਸ਼ਖ਼ਸੀਅਤ ਦਾ ਮਾਲਕ ਸੀ ਅਤੇ ਗੱਲ ਦਾ ਮੂੰਹ 'ਤੇ 
ਜਵਾਬ ਦੇ ਦਿੰਦਾ ਸੀ। ਕਿਸੇ ਲੀਡਰ ਕਿਸਮ ਦੇ ਬੰਦੇ ਨੇ ਮਿਲ 
ਜਾਣਾ ਤਾਂ ਮੂੰਹ 'ਤੇ ਮਾਰ ਦੇਣੀ। ਇਕ ਦਿਨ ਇਕ ਨਿਹੰਗ 
ਤੁਰਿਆ ਜਾਵੇ, ਕਹਿਣ ਲੱਗਾ-“ਲੈ ਇਹ ਵੀ ਹੁਣ ਬਰਛੇ ਚੁੱਕੀ 
ਫਿਰਦੇ ਨੇ..ਉਦੋਂ ਕੋਈ ਬਰਛਾ ਨਾ ਚੱਲਿਆ।” ਕੁੱਝ ਸਾਲਾਂ 
ਬੜੇ ਬਣਾਏ । ਟਰੇਨਿੰਗ ਕਾਲਜ ਵਿੱਚ ਉਹ ਬਹੁਤ ਜਾਂਦਾ ਸੀ। 
ਇਕ ਦਿਨ ਗੋਰੇ ਰੰਗ ਦੇ ਦੇਸੀ ਪ੍ਰਿੰਸੀਪਲ ਨਾਲ ਕੋਈ ਗੱਲ ਹੋ 
ਗਈ। ਉਹਨੇ ਅੰਗਰੇਜ਼ੀ ਵਿੱਚ ਗੱਲਾਂ ਕਹੀਆਂ। ਤਾਇਆ 
ਕਿਸ਼ਨ ਸਿੰਘ ਦੇ ਪੱਲੇ ਕੁੱਝ ਨਾ ਪਿਆ, ਪਰ ਅੰਦਾਜ਼ਾ ਸੀ 
ਇਹਨੇ ਗਾਲ੍ਹਾਂ ਕੱਢੀਆਂ ਹਨ। ਤਾਇਆ ਕਹਿਣ ਲੱਗਾ-ਜੋ 
ਕੁੱਝ ਕਿਹਾ ਈ ਤੂੰ ਈਂ' ਹੋਵੇਂ...ਮੇਰੀ ਮਾਰਿਆ ਜੁੱਤੀ ਤੋਂ"-ਤੇ 
ਘਰ ਆ ਗਿਆ। ਫੇਰ ਉਸ ਨਾਲ ਮਨ-ਮਨੌਤ ਹੋ ਗਈ । 
ਪਹਿਲਾਂ ਤਾਂ ਸੋਚਿਆ ਜਾਂਦਾ ਸੀ ਕਿ ਇਕ ਦਿਨ ਠੰਡ 


ਜੁਲਾਈ-2022 


ਪਿਗ110115॥0॥% 90118.੮0।। 


ਠੰਡਾ ਹੋ ਜਾਣਾ ਹੈ ਭਾਵ ਅਮਨ ਸ਼ਾਂਤੀ ਹੋ ਜਾਣੀ ਹੈ ਤੇ ਫੇਰ 
ਲੋਕਾਂ ਨੇ ਆਪਣੇ ਪੁਰਾਣੇ ਘਰਾਂ ਵਿੱਚ ਚਲੇ ਜਾਣਾ ਹੈ ਭਾਵੇਂ ਦੋ 
ਮੁਲਕਾਂ 'ਚ ਵੰਡੇ ਹੋਏ ਹੀ ਹੋਣ ਪਰ ਫੇਰ ਹੌਲੀ ਹੌਲੀ ਪਤਾ ਲੱਗ 
ਗਿਆ ਕਿ ਇਧਰਲੇ ਏਧਰ ਹੀ ਰਹਿਣਗੇ। 

ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਮਸਲੇ ਨਜਿੱਠਣ 
ਲਈ ਇਕ ਮਹਿਕਮਾ ਖੋਲ੍ਹਿਆ ਸੀ-ਸੈਟਲਮੈਂਟ ਮਹਿਕਮਾ। 
ਪਾਕਿਸਤਾਨ ਵਿੱਚ ਰਹਿ ਗਈਆਂ ਜ਼ਮੀਨਾਂ ਜਾਇਦਾਦਾਂ ਦੇ 
ਬਦਲੇ ਇਧਰ ਜ਼ਮੀਨਾਂ ਅਲਾਟ ਕੀਤੀਆਂ ਜਾਂਦੀਆਂ ਸਨ। ਇਸ 
ਦਾ ਮੁੱਖ ਦਫਤਰ ਜਲੰਧਰ ਵਿੱਚ ਸੀ। ਸਾਡੇ ਘਰ ਦੇ ਨਾਲ ਹੀ 
ਪਹਿਆ ਜਾਂਦਾ ਸੀ। ਸਟੇਸ਼ਨ ਵੱਲੋਂ ਆਉਂਦੇ ਇਸ ਪਹੇ ਤੋਂ ਲੰਘ 
ਲੰਘ ਕੇ ਬਹੁਤ ਦੁਨੀਆ ਅਗਾਂਹ ਨੂੰ ਜਾਂਦੀ ਸੀ। ਅੱਜ ਕੱਲ੍ਹ 
ਇਹ ਪਹਿਆ ਸ਼ਹਿਰ ਦੇ ਗਹਿ ਗੱਚ ਇਲਾਕੇ ਸੈਂਟਰਲ ਟਾਊਨ 
ਦੇ ਨਾਲ ਦੀ ਮਿਲਾਪ ਰੋਡ ਹੈ। ਅਸੀਂ ਬਹੁਤ ਲੋਕਾਂ ਨੂੰ ਵੇਖਿਆ 
ਅਤੇ ਉਹਨਾਂ ਸਾਨੂੰ। ਸਾਡੇ ਪਿੰਡ ਦਾ ਕੋਈ ਕਿਸਾਨ ਵੀ ਕਦੇ- 
ਕਦਾਈਂ ਮਿਲ ਪੈਂਦਾ। ਤਾਏ ਕਿਸ਼ਨ ਸਿੰਘ ਦੀ ਇਹਨਾਂ ਨਾਲ 
ਪੁਰਾਣੀ ਦੋਸਤੀ ਸੀ। ਹੌਲੀ-ਹੌਲੀ ਪਤਾ ਲੱਗ ਗਿਆ ਕਿ 
ਜਲੰਧਰ ਵਿੱਚ ਆਪਣੀ ਠਾਹਰ ਹੈ। ਇਸ ਵਾਸਤੇ ਆਉਣ- 
ਜਾਣ ਵਾਲੇ ਅਤੇ ਰਾਤ ਕੱਟਣ ਵਾਲੇ ਵੱਧ ਗਏ। ਮਕਾਨ ਦੇ 
ਬਾਹਰ ਗਲੀ ਵਿੱਚ ਹੀ ਲੰਗਰ ਪੱਕਦਾ ਅਤੇ ਮੰਜੀਆਂ ਲੈ ਕੇ 
ਬਾਹਰ ਹੀ ਸਾਰੇ ਸੌਂ ਰਹਿੰਦੇ। ਹੌਲੀ ਹੌਲੀ ਬਾਹਰ ਗਲੀ ਦੇ ਸਿਰੇ 
'ਤੇ ਇਕ ਕਲੱਬ ਜੇਹੀ ਹੀ ਬਣ ਗਈ । ਐਤਵਾਰ ਨੂੰ ਤਾਂ ਖ਼ਾਸ 
ਰੌਣਕ ਹੁੰਦੀ। ਮੰਜੀਆਂ ਭਰੀਆਂ ਹੁੰਦੀਆਂ। ਤਾਸ਼ ਵੀ ਚਲਦੀ, 
ਗੱਪਾਂ ਵੀ ਤੇ ਚਾਹ ਵੀ। ਤਾਇਆ ਹਜ਼ਾਰਾ ਸਿੰਘ ਗਾੜੂਵਾਲ 
ਅਤੇ ਭਰਾ ਸੇਵਾ ਸਿੰਘ ਫੌਜ ਵਿੱਚੋਂ ਆਏ ਸਨ। ਵੱਡੀ ਸੰਸਾਰ 
ਜੰਗ ਵੇਲੇ ਤਾਇਆ ਹਜ਼ਾਰਾ ਸਿੰਘ ਤਾਂ ਜਪਾਨੀਆਂ ਦੀ ਕੈਦ 
ਵੀ ਕੱਟ ਆਇਆ ਅਤੇ ਨੌਤਾ ਜੀ ਸੁਭਾਸ਼ ਚੰਦਰ ਦੀ ਆਜ਼ਾਦ 
ਹਿੰਦ ਫੌਜ ਵਿੱਚ ਵੀ ਰਿਹਾ ਸੀ। ਉਹਨਾਂ ਉੱਥੋਂ ਦੀਆਂ 
ਕਹਾਣੀਆਂ ਸੁਣਾਉਂਦੇ ਰਹਿਣਾ ਅਤੇ ਸਾਨੂੰ ਬੱਚਿਆਂ ਨੂੰ ਹੈਰਾਨ 
ਕਰੀ ਜਾਣਾ। ਜੇ ਚਿੜੀ ਆ ਕੇ ਬਹਿ ਗਈ ਤਾਂ ਉਹਨਾਂ ਦੀ 
ਗੱਲ ਚਿੜੀ ਉਡਾਉਣ ਤੋਂ' ਸ਼ੁਰੂ ਹੋਣੀ, ਫੇਰ ਚਿੜੀ ਮਾਰਨ 
ਹਮਲਿਆਂ ਤੱਕ ਪਹੁੰਚ ਜਾਣੀ। ਜਰਨਲ ਮੋਹਣ ਸਿੰਘ ਅਤੇ 
'ਨੌਤਾ ਜੀ' (ਸੁਭਾਸ਼ ਚੰਦਰ ਬੋਸ) ਤੱਕ ਦਾ ਸਫ਼ਰ ਬੈਠੇ ਬਿਠਾਏ 
ਹੀ ਹੋ ਜਾਣਾ। 

ਮੰਦਰ ਦੀਆਂ ਪੌੜੀਆਂ ਚੜ੍ਹ ਕੇ ਜਾਣ ਵਾਲਾ ਪਰਛਾਵਾਂ 
ਹੋਰ ਕੋਈ ਨਹੀਂ ਮੇਰੇ ਭਾਪਾ ਜੀ (ਪਿਤਾ ਜੀ) ਸਨ ਆਪ 
ਦੀਵਾਨ ਲਾਉਣ ਵਾਲੇ ਅਤੇ ਸੁਣਨ ਦੇ ਆਦੀ । ਜਦੋਂ ਉਹਨਾਂ 


ਵਰਿਆਮ 
5।। 5300੫130 59111 00੧ 


ਨੇ ਕੰਨੀਂ ਢੋਲਕੀ ਦੀ ਆਵਾਜ਼ ਪਈ ਤਾਂ ਉਹਨਾਂ ਦਾ ਢੋਲਕੀ 
ਨਾਲ ਪੁਰਾਣਾ ਇਸ਼ਕ ਜਾਗ ਪਿਆ। ਉਹ ਉਸ ਆਵਾਜ਼ ਦੇ 
ਪਿੱਛੇ ਖਿੱਚੇ ਤੁਰੇ ਗਏ । ਮੰਦਰ ਵਿੱਚ ਜਾ ਕੇ ਉਹ “ਹਰੇ ਰਾਮ ਹਰੇ 
ਰਾਮਾ, ਕ੍ਰਿਸ਼ਨਾ, ਕ੍ਰਿਸ਼ਨਾ ਕ੍ਰਿਸ਼ਨਾ ਹਰੇ ਹਰੇ” ਦੀ ਧੁਨ ਦਾ 
ਕੀਰਤਨ ਸੁਣਦੇ ਰਹੇ। ਅੰਤ ਉਹਨਾਂ ਪੁੱਛਿਆ ਸਾਨੂੰ ਵੀ 
ਕੀਰਤਨ ਦਾ ਸਮਾਂ ਮਿਲੇਗਾ ? ਹਾਂ ਦੀ ਦੇਰ ਸੀ ਕਿ ਉਹਨਾਂ 
ਆਪ ਹੀ ਢੋਲਕੀ ਫੜ ਲਈ ਤੇ ਥੋੜ੍ਹਾ ਪਰਚਾਰ ਅਤੇ 
ਨਾਮਧਾਰੀਆਂ ਦੀਆਂ ਧਾਰਨਾਂ ਨਾਲ ਕ੍ਰਿਸ਼ਨ ਲੀਲ੍ਹਾ ਸ਼ੁਰੂ ਕਰ 
ਦਿੱਤੀ:- 


ਮਿਰਗ ਬਨ ਛੱਡ ਛੱਡ ਆ ਗਏ ਨੇ । 
- ਤੈਨੂੰ ਕ੍ਰਿਸ਼ਨ ਕਿਸੇ ਨਹੀਂ ਕਹਿਣਾ, 
ਜੋ ਮੇਰੇ ਚੀਰ ਹਰ ਗਏ। 
ਕੀਰਤਨ ਨੇ ਮੰਦਰ ਵਾਲਿਆਂ ਨੂੰ ਮੁਗਧ ਕਰ ਦਿੱਤਾ ਅਤੇ 
ਫੇਰ ਹਰ ਮੰਗਲਵਾਰ ਦਾ ਨੇਮ ਬਣ ਗਿਆ। ਸਾਡਾ ਬੱਚਿਆਂ ਦਾ 
ਤਗੜਾ ਜੱਥਾ ਨਾਲ ਜਾਂਦਾ । ਮੰਦਰ ਦੇ ਛੈਣੇ ਵਜਾਉਂਦਾ । ਪਿਤਾ 
ਜੀ ਢੋਲਕ ਵੀ ਵਜਾਉਂਦੇ ਅਤੇ ਮੁੱਖ ਜੱਥੇਦਾਰ ਦਾ ਰੋਲ ਵੀ 
ਨਿਭਾਉਂਦੇ। ਕੀਰਤਨ ਬਾਅਦ ਬਰਫੀ ਦਾ ਪ੍ਰਸ਼ਾਦ ਮਿਲਦਾ । 
ਹੌਲੀ-ਹੌਲੀ ਇਹ ਜੱਥਾ ਵਾਹਵਾ ਵੱਡਾ ਬਣ ਗਿਆ। 
ਗਲੀ ਦੀ ਨੁੱਕਰ ਵਿੱਚ ਬੈਠੇ ਗੱਪਾਂ ਮਾਰਦਿਆਂ ਇਕ ਦਿਨ 
ਮਾਮਾ ਕਰਤਾਰ ਸਿੰਘ ਪਿਤਾ ਜੀ ਨੂੰ ਕਹਿਣ ਲੱਗੇ-'ਸੰਤ ਜੀ, 
ਤੁਸੀਂ ਤਾਂ ਮੰਦਰ ਵਿੱਚ ਹੋ ਆਉਂਦੇ ਹੋ, ਅਸੀਂ ਸਾਰਾ ਸਮਾਂ ਹੋਰ 
ਹੋਰ ਗੱਲਾਂ ਵਿੱਚ ਰਹਿੰਦੇ ਹਾਂ ਮਨ ਉਦਾਸ ਰਹਿੰਦਾ ਹੈ ਕਦੇ ਚੰਗੀ 
ਸੁਣਿਆ। ਆਪਣੇ ਸਾਜ਼ ਬਣਾਓ।” ਅਸੀਂ ਵੀ ਕੋਈ ਰੱਬ ਦੇ 
ਜੁਲਾਈ-2022 


ਧਿਗ110115॥0॥% 90118.੮0।੧ 


ਘਰ ਦੀ ਗੱਲ ਸੁਣ ਲਈਏ । ਉਸੇ ਵੇਲੇ ਉਹਨਾਂ 25/- ਰਪਏ 
ਪਿਤਾ ਜੀ ਦੇ ਹੱਥ ਫੜਾਏ, “ਜਾਓ ਢੋਲਕੀ ਤੇ ਛੈਣੇ ਆਪਣੇ 
ਨਵੇਂ ਖ਼ਰੀਦ ਕੇ ਲਿਆਓ।" 

ਜਦੋਂ ਇਕ ਦਿਨ ਕੱਚੇ ਕੋਠੇ ਦੀ ਛੱਤ ਤੋਂ ਢੋਲਕੀ ਦੀ 
ਚੋ ਪਿਆ ਸੀ। ਪੁਰਾਣੀ ਕਹਾਵਤ ਸਾਕਾਰ ਹੋ ਗਈ-ਜਿੱਥੇ 
ਖੜਕਦੇ ਢੋਲਕੀ ਛੈਣੇ ਉਹ ਘਰ ਕੂਕਿਆਂ ਦਾ।” ਹੁਣ ਜੱਥਾ 
ਬਣ ਗਿਆ ਸੀ। ਜਲੰਧਰ ਵਿੱਚ ਢੋਲਕੀ ਛੈਣੇ ਬਣ ਜਾਣ ਦੀ 
ਖ਼ਬਰ ਜੰਗਲ ਦੀ ਅੱਗ ਵਾਂਗ ਫੈਲੀ। ਓਸ ਵੇਲੇ ਕਿਸੇ ਕੋਲ 
ਰੇਡੀਓ ਵੀ ਨਾ ਹੁੰਦਾ ਸੀ ਤੇ ਟੀ.ਵੀ. ਬਾਰੇ ਤਾਂ ਸੁਣਿਆ ਵੀ 
ਨਹੀਂ ਸੀ। ਉਦੋਂ ਤਾਂ ਹਾਰਮੋਨੀਅਮ ਵੀ ਨਹੀਂ ਸੀ ਹੁੰਦਾ ਅਤੇ 
ਰਾਤ 2 ਵਜੇ ਤੱਕ ਦੀਵਾਨ ਲੱਗਣੇ ਕਦੇ ਕਿਤੇ ਕਦੇ ਕਿਤੇ। ਜੇ 
ਕਿਸੇ ਦੇ ਘਰ ਦੀਵਾਨ ਲਾਉਣ ਜਾਣਾ ਤਾਂ ਦੂਰੋਂ ਸੜਕ ਤੋਂ ਹੀ 
ਸਾਜ਼ ਖੜਕ ਪੈਣੇ। ਲੰਮ-ਸਲੰਮੇ ਸੰਤ ਉਜਾਗਰ ਸਿੰਘ ਦੇ ਹੱਥ 
ਵਿੱਚ ਖੂੰਡਾ ਹੁੰਦਾ ਤੇ ਉੱਚੀ ਬਾਂਹ ਕਰ ਕੇ ਪੜ੍ਹਨਾ-“ਘਰ ਸਾਧ 
ਪ੍ਰਾਹੁਣੇ ਆਏ ਉੱਠ ਕੇ ਮਿਲ ਬਿਦਰਾ। ਇਉਂ ਸ਼ਬਦ ਪੜ੍ਹਦੇ 
ਜਾਣ ਨੂੰ ਸੰਖੇਪ ਰੂਪ ਵਿੱਚ ਕਿਹਾ ਜਾਂਦਾ ਵੱਜ ਕੇ ਜਾਣਾ, ਜੱਥਾ 
ਵੱਜ ਕੇ ਜਾਵੇ, ਸੱਦਣ ਵਾਲਿਆਂ ਕਹਿਣਾ ਵੱਜ ਕੇ ਆਇਓ। 
ਕਦੇ ਥਿੜਕਦੇ ਕਦੇ ਇਕੱਠੇ ਵੱਜਦਿਆਂ ਤੁਰੇ ਜਾਣਾ। ਮੁਹੱਲਾ 
ਹਰਨਾਮਦਾਸਪੁਰੇ ਰਾਤ ਨੂੰ ਜੱਥਾ ਵੱਜ ਕੇ ਜਾ ਰਿਹਾ ਸੀ। ਲੋਕਾਂ 
ਲਾਲਟੈਨਾਂ ਥੱਲੇ ਕਰ ਦੇਣ ਕਦੇ ਫਿਰ ਉੱਪਰ ਚੁੱਕ ਲੈਣ । ਉਹਨਾਂ 
ਨੂੰ ਪਤਾ ਨਹੀਂ ਸੀ ਲੱਗ ਰਿਹਾ ਇਹ ਕੀ ਹੋ ਰਿਹਾ ਹੈ। 

ਆਪਣੇ ਘਰ ਦੇ ਬਾਹਰ ਧੁੱਪ ਵਿੱਚ ਮੈਂ ਤੇ ਮੇਰਾ ਛੋਟਾ ਭਰਾ 
ਕੁਲਦੀਪ ਬੈਠੇ ਮਿੱਟੀ ਦੇ ਬਾਵੇ ਬਣਾਉਣਾ ਖੇਡ ਰਹੇ ਸਾਂ। 
ਸਾਹਮਣੇ 'ਸੈਟਲਮੈਂਟ ਰੋਡ' (ਮਿਲਾਪ ਰੋਡ) ਦੇ ਪਰਲੇ ਕੰਢੇ 'ਤੇ 
ਇਕ ਰਅਬਦਾਰ ਨਾਮਧਾਰੀ ਸਿੰਘ ਲੰਘ ਰਿਹਾ ਸੀ ਕੱਲਮ- 
ਕੱਲਾ। ਮੈਂ ਪਛਾਣ ਲਿਆ। ਉਹ ਲਹੌਰੇਂ ਨਾਰੋਵਾਲ ਵਾਲੀ ਗੱਡੀ 
'ਤੇ ਸਾਡੇ ਨਾਲ ਆਏ ਸਨ। ਖ਼ੁਸ਼ ਵੀ ਹੋਇਆ ਹੈਰਾਨ ਵੀ। ਖ਼ੁਸ਼ 
ਉਹਨਾਂ ਦੇ ਦਰਸ਼ਨਾਂ ਕਰ ਕੇ, ਹੈਰਾਨ ਉਹਨਾਂ ਨੂੰ ਇਸ ਤਰ੍ਹਾਂ 
ਇੱਕਲਿਆਂ ਹੀ ਤੁਰੇ ਜਾਂਦੇ ਵੇਖ ਕੇ ਹੋਇਆ। ਜਾ ਦੋਹਾਂ ਭਰਾਵਾਂ 
ਨੇ ਮੱਥਾ ਟੇਕਿਆ ਅਤੇ ਸੱਦਾ ਦਿੱਤਾ ਸਾਡੇ ਘਰ ਚਲੋ । ਬਹੁਤ 
ਛੋਟੇ ਬੱਚਿਆਂ ਦਾ ਆਗ੍ਹਿ ਸੰਤ ਟਾਲ ਨਾ ਸਕੇ ਅਤੇ ਇੰਝ 
ਮੁੱਦਤਾਂ ਬਾਅਦ ਨਾਮਧਾਰੀਆਂ ਦੇ ਬਹੁਤ ਮਸ਼ਹੂਰ ਜੱਥੇਦਾਰ 
ਅਤਰ ਸਿੰਘ ਸਾਡੇ ਘਰ ਪਧਾਰੇ। ਉਹਨਾਂ ਬਾਅਦ ਵਿੱਚ 
ਦੱਸਿਆ ਕਿ ਬੱਚਿਆਂ ਨੇ ਮੱਥਾ ਟੇਕਿਆ ਤਾਂ ਮੈਂ ਅੰਦਾਜ਼ਾ ਲਾ 
ਲਿਆ ਇਹ ਨਾਮਧਾਰੀਆਂ ਦੇ ਬੱਚੇ ਹਨ” ਸੰਤ ਸਾਡੇ ਘਰ ਕੀ 
ਵਰਿਆਮ 
5।। 5300੫130 59111 00੧ 


ਕਿ ਇਸੇ ਘਰ ਹੀ ਢੋਲਕੀ ਤੇ ਛੈਣੇ ਵੀ ਹਨ ਅਤੇ ਇਹ ਸਾਜ਼ 
ਵਜਾਉਣ ਵਾਲੇ ਵੀ ਹਨ ਤਾਂ ਉਨ੍ਹਾਂ ਵਾਸਤੇ ਇਵੇਂ ਹੋਇਆ 
'ਤੇ ਬੈਠੇ ਹੋਣ ਜਾਂ ਦਰੀ ਜਾਂ ਸੱਫ 'ਤੇ। ਕਹਿਣਾ ਲਿਆ ਬਾਬਾ 
ਨੱਥਾ ਸਿੰਘ ਢੋਲਕੀ। ਝੱਟ ਢੋਲਕ ਛੈਣੇ ਖੜਕ ਪੈਣੇ ਤੇ 
ਰਿਆਜ਼ਪੁਰਾ ਤੇ ਸੈਂਟਰਲ ਟਾਊਨ ਦੇ ਖੁੱਲ੍ਹੇ ਮੈਦਾਨ ਸੰਤਾਂ ਦੀਆਂ 
ਇੰਦਰ ਮੋਹਨੀਆਂ (ਖੜਤਾਲਾਂ) ਦੇ ਜਾਦੂ ਨਾਲ ਲਹਿਲਹਾ 
ਉਠਣੇ । 

ਇਕ ਦਿਨ ਸਾਡੇ ਮਾਮਾ ਜੀ ਦੀ ਦੁਕਾਨ ਉਪਰਲੀਆਂ 
ਸਾਂਝੀਆਂ ਛੱਤਾਂ ਤੇ ਦੁਆਬੇ ਦੇ ਪ੍ਰਸਿੱਧ ਸੂਬਾ ਦਸੈਂਧਾ ਸਿੰਘ ਦਾ 
ਦੀਵਾਨ ਲੱਗ ਗਿਆ। ਗੋਬਿੰਦਗੜ੍ਹ ਦੇ ਸਿੰਘ ਸਭਾ ਗੁਰਦੁਆਰੇ 
ਸੰਤ ਪ੍ਰੀਤਮ ਸਿੰਘ ਪੱਦੀ ਵਾਲਿਆਂ ਦੇ ਜੱਥੇ ਦੀ ਆਸਾ ਦੀ ਵਾਰ 
ਲੱਗੀ ਅਤੇ ਇਕ ਸ਼ਾਮ ਮੁਹੱਲਾ ਕਰਾੜ ਖਾਂ ਦੀ ਮਸੀਤ ਵਿੱਚ 
ਪੰਡਿਤ ਗੋਪਾਲ ਸਿੰਘ ਜੀ ਦਾ ਦੀਵਾਨ ਲੱਗਾ। ਬਸੰਤ ਪੰਚਮੀ 
ਆਈ ਤਾਂ ਦੋ-ਦੋ ਰੁਪਏ ਉਗਰਾਹੀ ਕਰ ਕੇ ਵੱਡੀ ਦੇਗ ਕੜਾਹ 
ਪ੍ਰਸ਼ਾਦ ਦੀ ਬਣਾਈ ਅਤੇ ਘੁਮਿਆਰਾਂ ਵਾਲੀ ਮਸੀਤ ਵਿੱਚ 
ਗੁਰੂ ਰਾਮ ਸਿੰਘ ਜੀ ਦਾ ਜਨਮ ਦਿਨ ਮਨਾਇਆ। ਜਾਪਦਾ ਸੀ 
ਜਲੰਧਰ, ਰਾਵਲ ਪਿੰਡੀ ਅਤੇ ਸਿਆਲਕੋਟ ਬਣ ਰਿਹਾ ਹੈ। 
ਜ਼ਿੰਦਗੀ ਮੁੜ ਮਹਿਕ ਪਈ। 


ਅਨਮੋਲ ਬਚਨ 
ਇੱਕ ਨਿਰਾਲੀ ਹੀ ਕਸ਼ਿਸ਼ ਹੈ, 

ਤੇਰੇ ਦੀਦਾਰ ਵਿੱਚ । 

ਤੇਰੇ ਦਰਬਾਰ ਵਿੱਚ । 


ਜੋ ਫੜਦੇ ਪੱਲਾ ਸਤਿਗੁਰ ਦਾ, 
ਉਹ ਭਵ ਸਾਗਰ ਤਰ ਜਾਂਦੇ ਨੇ। 
ਨਾ ਮਾਣ ਕਰੀਂ ਕਿਸੇ ਗੱਲ ਦਾ, 
ਇੱਥੇ ਭਿਖਾਰੀ ਰਾਜੇ ਤੇ 
ਰਾਜੇ ਭਿਖਾਰੀ ਬਣ ਜਾਂਦੇ ਨੇ। 
ਜੁਲਾਈ-2022 
ਧਗ110115॥0॥% 90118.੮0।। 


ਕੂਕਾ-ਲਹਿਰ ਦੇ ਅਮਰ ਨਾਇਕ: 


ਮਾਈ ਇੰਦ ਕੌਰ ਹੰਡਿਆਇਆ 


ਸਾਧਨਾਂ ਅਤੇ ਨਤੀਜਿਆਂ ਦੀ ਪਰਵਾਹ ਕੀਤੇ, ਭਿੜ ਜਾਣ 
ਵਾਲਿਆਂ ਨੂੰ ਜਿਸ ਤਰ੍ਹਾਂ ਮੁਸੀਬਤਾਂ ਸਹਾਰਦਿਆਂ ਜਾਨ ਜੋਖਮ 
ਵਿੱਚ ਪਾਉਣੀ ਪੈਂਦੀ ਹੈ, ਉਹਨਾਂ ਦੀ ਇਹ ਅਦੁੱਤੀ ਵੀਰਤਾ, 
ਸਾਹਸ, ਦਲੇਰੀ ਅਤੇ ਆਪਣੇ ਮਿਸ਼ਨ ਤੋਂ ਮਰ ਮਿਟਣ ਦੀ 
ਤੀਬਰਤਾ, ਉਹਨਾਂ ਨੂੰ ਕਿਸੇ ਮਹਾਨ ਸਾਕੇ ਦੇ ਪਾਤਰ ਬਣਾ 
ਦਿੰਦੇ ਹਨ। ਦੁਨੀਆਂ ਦੇ ਇਤਿਹਾਸ ਜਿਉਂ ਪੰਜਾਬ ਦੇ 
ਇਤਿਹਾਸ ਵਿੱਚ ਵੀ ਅਜਿਹੇ ਸਾਕਿਆਂ ਦੀ ਗਿਣਤੀ ਸਿਰ 
ਨਿਵਾ ਕੇ ਕੀਤੀ ਜਾਂਦੀ ਹੈ। ਸਾਕਾ ਸਰਹਿੰਦ, ਸਾਕਾ ਚਮਕੌਰ, 
ਸਾਹਿਬ, ਸਾਕਾ ਜੈਤੋ ਆਦਿ ਦੇ ਨਾਲ ਨਾਲ ਪੰਜਾਬ ਦੇ 
ਸ਼ਹੀਦੀ ਸਾਕਾ ਮਲੇਰਕੋਟਲਾ ਦਾ ਜ਼ਿਕਰ ਵੀ ਸ਼ਰਧਾ ਅਤੇ 
ਸਤਿਕਾਰ ਨਾਲ ਕੀਤਾ ਜਾਂਦਾ ਹੈ। ਸਾਕਾ ਮਲੇਰਕੋਟਲਾ ਨੂੰ, 
ਅੰਗਰੇਜ਼ ਬਸਤੀਵਾਦੀਆਂ ਵਿਰੁੱਧ 12 ਅਪਰੈਲ 1857 ਤੋਂ 
ਸਤਿਗੁਰੂ ਰਾਮ ਸਿੰਘ ਜੀ ਦੁਆਰਾ ਅਰੰਭੇ, ਕੂਕਾ ਅੰਦੋਲਨ ਦੇ 
ਸਿਖਰ ਦੇ ਤੌਰ ਤੇ ਵੇਖਿਆ ਜਾਂਦਾ ਹੈ। ਜ਼ੁਲਮ ਦੀ ਹੱਦ 
ਕਰਦਿਆਂ 65 ਕੂਕੇ ਸਿੰਘ ਤੋਪਾਂ ਨਾਲ ਤੂੰਬਾ ਤੂੰਬਾ ਕਰਕੇ ਉਡਾ 
ਦਿੱਤੇ। ਇੱਕ ਬਾਲ ਯੋਧਾ ਤਲਵਾਰ ਨਾਲ ਕੱਟ ਦਿੱਤਾ। ਚਾਰ 
ਸਿੰਘ ਕਾਲੇ ਪਾਣੀ ਵਿੱਚ ਉਮਰ ਕੈਦ ਕੱਟਦੇ ਜੂਝ ਗਏ। ਦਸ 
ਰਹੇ ਅਤੇ ਕੋਈ ਤਿੰਨ ਦਰਜਨ ਦੇ ਕਰੀਬ ਕੂਕੇ ਜੋ ਵਾਰਦਾਤਾਂ 
ਵਿੱਚ ਸ਼ਾਮਲ ਸਨ, ਉਹਨਾਂ ਨੂੰ ਉਮਰ ਦੇ ਬਾਕੀ 30-35 ਜਾਂ 
ਕਿਸੇ ਹੱਦ ਤੱਕ 40-50 ਵਰ੍ਹੇ ਦੀ ਮਫ਼ਰੂਰੀ ਦੀ ਹਾਲਤ ਵਿੱਚ, ਬੇ 
ਪਛਾਣ ਹੋ ਕੇ ਓਪਰੀਆਂ ਥਾਵਾਂ ਤੇ ਜੀਵਨ ਜਿਊਣਾ ਪਿਆ। 
ਇਸੇ ਸਾਕੇ ਦੇ ਫਲਸਰੂਪ, ਸਤਿਗੁਰੂ ਰਾਮ ਸਿੰਘ ਜੀ ਅਤੇ ਦਸ 
ਵਿੱਚ ਬੰਦੀ ਜੀਵਨ ਭੋਗਣਾ ਪਿਆ। ਇਹਨਾਂ ਮਹਾਨ 
ਵਰਿਆਮ 
5।। 5300੫130 59111 000੧ 


-ਸੁਵਰਨ ਸਿੰਘ ਵਿਰਕ 


ਲਹਿਰਾਂ ਵਾਸਤੇ, ਕੂਕਾ-ਲਹਿਰ ਇੱਕ ਮੁੱਢਲੀ ਪ੍ਰੇਰਣਾ ਸਰੋਤ ਵੀ 
ਬਣੀ। 

ਇਸ ਸਾਕੇ ਵਿੱਚ ਕੂਕਾ ਮਸਤਾਨਾ ਦਲ ਦੀ ਪਰਮੁੱਖ 
ਭੂਮਿਕਾ ਸੀ ਜਿਸਦੇ ਆਗੂ ਜਾਂ ਜੱਥੇਦਾਰ ਸਨ, ਪਿੰਡ ਸਕਰੌਦੀ, 
ਬਲਾਕ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਦੇ ਦੋ ਚਾਚੇ ਤਾਇਆਂ ਦੇ 
ਪੁੱਤ ਭਰਾ, ਸ੍ਰ. ਹੀਰਾ ਸਿੰਘ ਅਤੇ ਸੁ. ਲਹਿਣਾ ਸਿੰਘ। ਭੈਣੀ 
ਸਾਹਿਬ ਤੋਂ 13 ਜਨਵਰੀ 1872 ਦੀ ਦੁਪਹਿਰ ਨੂੰ ਜਦੋਂ ਇਹ 
ਸ਼ਹੀਦੀ ਜੱਥਾ ਮਰਨ ਮੰਡ ਕੇ, ਆਪਣੇ ਸਰੀਰ ਰੂਪੀ ਠੀਕਰੇ 
ਜ਼ਾਲਮ ਗੋਰਾ ਸ਼ਾਹੀ ਦੇ ਸਿਰ ਤੇ ਭੰਨਣ ਲਈ ਕੂਚ ਕਰਦਾ ਹੈ 
ਤਾਂ ਇੱਕ ਬਾਂਸ ਉੱਤੇ ਜੜੇ ਲੋਹੇ ਦੇ ਖੰਡੇ ਸਮੇਤ ਫਹਿਰਾ ਰਿਹਾ 
ਸਫੈਦ ਪਰਚਮ, ਇਸ ਸਮੇਂ ਮਾਤਾ ਇੰਦ ਕੌਰ ਦੇ ਹੱਥਾਂ ਵਿੱਚ 
ਸੁਸ਼ੋਭਿਤ ਸੀ। ਇਹ ਪਰਚਮ ਮਾਈ ਇੰਦ ਕੌਰ ਅਤੇ ਉਸਦੀ 
ਦੂਜੀ ਸਾਥਣ ਮਾਈ ਖੇਮ ਕੌਰ ਵਾਰੀ ਵਾਰੀ ਝੁਲਾਉਂਦੀਆਂ 
ਜਾਂਦੀਆਂ ਹਨ । ਭੈਣੀ ਸਾਹਿਬ ਤੋਂ ਤੁਰਨ ਤੋਂ ਪਹਿਲਾਂ ਵੀ ਇਹ 
ਦੋਵੇਂ ਮਾਈਆਂ ਸਤਿਗੁਰੂ ਜੀ ਵਾਲੇ ਮੰਦਰ ਦੀ ਛੱਤ ਤੇ ਚੜ੍ਹ ਕੇ, 
ਇਹ ਨਿਸ਼ਾਨ ਲਹਿਰਾਉਂਦੀਆਂ ਹੋਈਆਂ ਛੇਤੀ ਹੀ ਧਰਮ 
ਜਹਾਜ ਇੱਥੋਂ ਚੱਲਣ ਦਾ ਐਲਾਨ ਕਰ ਕੇ, ਉਸ ਦੀਆਂ 
ਵਾਲੇ ਨੇ ਕੋਠੇ ਪਰ ਚੜ੍ਹਕੇ ਪੱਲੂ ਫੇਰ ਕੇ ਹੋਕਾ ਦੀਆ ਕਿ ਗੁਰੂ 
ਤੇਗ ਬਹਾਦਰ ਜੀ ਕਾ ਹੁਕਮ ਹੈ, ਕਰੋੜ ਗ੍ਰੰਥ ਸਾਹਿਬ ਜੀ ਕੇ 
ਪਾਠੋਂ ਕਾ ਮਹਾਤਮ ਹੈ ਜੇ ਕੋਈ ਧਰਮ ਜੁਧ ਕੋ ਇਸ ਵਕਤ 
ਕਮਰਕੱਸਾ ਕਰੇਗਾ। ਮਹੰਤੋ, ਸੰਤੋ, ਸੂਬਿਓ, ਸਰਬ ਕੇ ਵਾਸਤੇ 
ਹੁਕਮ ਹੈ ਕਰੋੜ ਗਊ ਕਾ, ਕਰੋੜ ਅਸਮੇਧ ਜੱਗ ਕਾ ਮਹਾਤਮ 
ਹੈ। ਅੱਜ ਧਰਮ ਜਹਾਜ ਛੁੱਟਣਾ ਹੈ ਜਿਸ ਚੜ੍ਹਨਾ ਹੈ ਸੋ ਚੜ੍ਹੇ ।... 
ਏਥੇ ਕੌਨ ਸੀ ਦੇਹ ਨੇ ਅਸਥਿਰ ਰਹਿਣਾ ਹੈ। ਚਾਰ ਦਿਨ ਕਾ ਈ 
ਮੇਲਾ ਹੈ ਜੋ ਰਹੇਗਾ ਸੋ ਪਛਤਾਏਗਾ । ਸਿੰਘੋ ਤੇਰਾਂ ਸਿੰਘਾਂ ਕੀ 
ਚੜ੍ਹਾਈ ਹੈ। ਸੀਸ ਲਾਵਾਂਗੇ ਕੋਟਲੇ। ਮਸਤਾਨੀ ਬੋਲੀ ਤੇਰਾਂ 
ਸਿੰਘ ਤੇ ਦੋ ਸਿੰਘਣੀਆਂ ਹੈਂ (ਇੰਦ ਕੌਰ ਅਤੇ ਖੇਮ ਕੌਰ) 
ਤਿਆਰ ਬਰ ਤਿਆਰ। ਏਕ ਛੋਟੀ ਸੀ ਲੜਕੀ ਕਹੇ ਕਿ ਮੈਂ ਭੀ 
ਨਾਲ ਚੱਲਾਂਗੀ। ਮਸਤਾਨੀ ਨੇ ਕਹਾ ਕਿ ਤੂੰ ਕੀ ਕਰੇਂਗੀ ਨਾਲ 
ਜਾਇਕੇ। ਕਹਿਣੇ ਲਗੀ ਕਿ ਖੱਪਰ ਭਰ ਭਰ ਪੀਵਾਂਗੀ 0 
ਜੁਲਾਈ-2022 


ਧਿਗ110115॥06% 90118.੮0।੧ 


ਪਟਿਆਲਾ ਦਾ ਵਸਨੀਕ ਸੀ, ਅੱਜ ਕੱਲ੍ਹ ਇਸ ਦਾ ਜ਼ਿਲ੍ਹਾ 
ਬਰਨਾਲਾ ਹੈ। ਇਹ ਭਾਈ ਨੰਦ ਸਿੰਘ ਹੀ ਵੀਰਾਂਗਣਾ ਬੀਬੀ 
ਇੰਦ ਕੌਰ ਦਾ ਪਤੀ ਸੀ। ਬੀਬੀ ਇੰਦ ਕੌਰ ਦਾ ਜਨਮ ਮੌੜ ਮੰਡੀ 
ਦੇ ਨਜ਼ਦੀਕ ਪਿੰਡ ਕਮਾਲੂ ਵਿੱਚ ਹੋਇਆ। ਅੰਗਰੇਜ਼ੀ ਰਾਜ 
ਸਮੇਂ ਰਿਆਸਤ ਪਟਿਆਲਾ ਦਾ ਪਿੰਡ ਸੀ ਕਮਾਲੂ, ਜਿਸ ਦਾ 
ਅੱਜ ਕੱਲ੍ਹ ਜ਼ਿਲ੍ਹਾ ਬਠਿੰਡਾ ਹੈ। ਇਸ ਦੰਪਤੀ ਦਾ ਨਿਰਭੈ ਸਿੰਘ 
ਨਾਮ ਦਾ ਇੱਕ ਪੁੱਤਰ ਵੀ ਸੀ। ਜੂਨ 1863 ਈ. ਨੂੰ ਜਦੋਂ 
ਸਤਿਗੁਰੂ ਜੀ ਨੇ ਸਿਆਹੜ (ਲੁਧਿਆਣਾ) ਵਿਖੇ ਮਾਈਆਂ 
ਬੀਬੀਆਂ ਨੂੰ ਅੰਮ੍ਰਿਤ ਛਕਾਇਆ ਸੀ ਤਾਂ ਬੀਬੀ ਇੰਦ ਕੌਰ ਨੇ 
ਵੀ ਉੱਥੇ ਹੀ ਅੰਮ੍ਰਿਤ ਛਕਿਆ ਸੀ, ਖੰਡੇ ਬਾਟੇ ਦਾ। “ਆਪ ਨੂੰ 
ਸਰਦਾਰ ਹੀਰਾ ਸਿੰਘ ਸਕਰੰਦੀਆ ਦੀ ਸੰਗਤ ਵਿੱਚ ਦੇਸ਼ ਸੇਵਾ 
ਦਾ ਰੰਗ ਚੜ੍ਹ ਗਿਆ। ਇਹਨਾਂ ਦਿਨਾਂ ਵਿੱਚ ਗਗੜਪੁਰ ਪਿੰਡ 
ਵਿੱਚ ਦੀਵਾਨ ਲੱਗਿਆ। ਜਿਸ ਦਾ ਮੰਤਵ ਸੀ ਦੇਸ਼ ਨੂੰ 
ਅੰਗਰੇਜ਼ ਦੇ ਹੱਥੋਂ ਮੁਕਤ ਕੀਤਾ ਜਾਵੇ । ਦੇਸ਼ ਆਜ਼ਾਦੀ ਦਾ 
ਨਿਸ਼ਾਨ ਮਾਈ ਇੰਦ ਕੌਰ ਦੇ ਹੱਥ ਵਿੱਚ ਦੇ ਕੇ ਇਸ ਨੂੰ ਜੱਥੇਦਾਰ 
ਕਰ ਦਿੱਤਾ। ਮਾਈ ਇੰਦ ਕੌਰ ਮਸਤਾਨੇ ਦਲ ਦੇ ਜੱਥੇ ਦੀ 
ਅਗਵਾਈ ਕਰਦੀ। ਭਾਈ ਨੰਦ ਸਿੰਘ ਜੀ ਇਕ ਬੀਬੇ, 
ਧੜੱਲੋਦਾਰ, ਸਰਦਾਰ ਸੀ। ਜਿਸ ਦੀ ਅਗੁਆਈ ਵਿੱਚ ਬਾਂਗਰ 
ਤੇ ਮਾਲਵਾ, ਮੈਨ ਦੁਆਬ, (ਤਲਵੰਡੀ) ਸਾਬੋ ਦਾ ਮੁਲਕ, 
ਬਰਨਾਲੇ ਦਾ ਇਲਾਕਾ ਅਤੇ ਛੀਟਾਂ ਵਾਲੇ ਦੇ ਪਰਗਣੇ ਵਿੱਚ, 
ਦੇਸ਼ ਆਜ਼ਾਦੀ ਦਾ ਸੂਰਜ ਚਮਕਾ ਦਿੱਤਾ। ਮਾਈ ਇੰਦ ਕੌਰ ਦੇ 
ਨਾਲ ਦਿੱਤੂ ਪਰੇ (ਰਿਆਸਤ ਪਟਿਆਲਾ) ਦੇ ਸਰਦਾਰ 
ਨਰਾਇਣ ਸਿੰਘ ਦੀ ਪਤਨੀ ਬੀਬੀ ਖੇਮ ਕੌਰ ਨੇ ਮਸਤਾਨੇ ਦਲ 
ਦੇ ਨਾਲ ਹੋ ਕੇ ਦੇਸ ਕੁਰਬਾਨੀ ਦੀ ਰਟ ਲਾ ਦਿੱਤੀ ੪ 
ਪਟਿਆਲਾ ਰਿਕਾਰਡ ਵਿੱਚ ਬੀਬੀ ਖੇਮ ਕੌਰ ਦੇ ਪਤੀ ਦਾ ਨਾਮ 
ਗੁਰਸਾ ਸਿੰਘ ਲਿਖਿਆ ਹੈ। ਉਹ ਜ਼ਿਮੀਦਾਰ ਸੀ। ਇਸ ਦਾ 
ਪਿੰਡ ਦਿੱਤੂ ਪੁਰਾ, ਚਨਾਰਥਲ ਥਾਣੇ ਦਾ ਪਿੰਡ ਸੀ।ਉ 16 
ਜਨਵਰੀ 1872 ਨੂੰ 15 ਜਨਵਰੀ ਨੂੰ ਰੜ ਤੋਂ ਆਏ ਇਹਨਾਂ 
ਕੂਕਿਆਂ ਦੀ ਗਫਿਰਤਾਰੀ ਪਾਈ ਗਈ ਅਤੇ ਦੋ ਮਾਈਆਂ 
ਸਮੇਤ ਕੁੱਲ 68 ਕੂਕਿਆਂ ਦੇ ਨਾਮ ਉਪਰੋਕਤ ਪਟਿਆਲਾ ਸੂਚੀ 
ਵਿੱਚ ਦਰਜ਼ ਹਨ । ਦਿੱਤੂਪੁਰਾ ਅਤੇ ਚਨਾਰਥਲ ਉਦੋਂ ਰਿਆਸਤ 
ਪਟਿਆਲਾ ਦਾ ਹਿੱਸਾ ਸਨ। ਭਾਈ ਕਾਹਲਾ ਸਿੰਘ ਨੰਗਲ 
ਰਿਆਸਤ ਦੇ ਸ਼ਹੀਦੀ ਸਾਕੇ ਵਿੱਚ ਸ਼ਾਮਲ ਸਿੰਘਾਂ ਦਾ ਵੇਰਵਾ 
ਦਿੰਦੇ ਹੋਏ ਲਿਖਦੇ ਹਨ- 
“ਸੁਣੋ ਜ਼ਿਲ੍ਹੇ ਪਟਿਆਲੇ ਦਾ ਹਾਲ ਸਾਰਾ, 


ਵਰਿਆਮ 
5।। 5300੫130 59111 000੧ 


ਜਿੱਥੋਂ ਤੁਰੀ ਸ਼ਹੀਦਾਂ ਦੀ ਕਾਰ ਵਾਰੀ। 

ਇੰਦ ਕੌਰ ਹਿੰਡਆਇ ਦੀ ਇਕ ਮਾਈ, 

ਦਿੱਤੂ ਪੁਰੇ ਦੀ ਖੇਮ ਕੁਰ ਟਾਰ ਵਾਰੀ। 

ਰਹੇ ਦੋਹਾਂ ਦੇ ਹੱਥ ਸ਼ਹੀਦ ਝੰਡਾ, 

ਹੋਕਾ ਦੇਣ ਹੋ ਕੇ ਅਮਲਦਾਰ ਵਾਰੀ। 

ਨਹੀਂ ਛੁੱਟਣਾ ਜੇ ਦੂਜੀ ਵਾਰ ਵਾਰੀ। 

ਨੰਦ ਸਿੰਘ ਪਤੀ ਮਾਈ ਇੰਦ ਕੌਰ ਦਾ, 

ਲੱਗਾ ਜਾਇ ਮਲੰਦ ਦੇ ਵਾਰ ਵਾਰੀ ।'% 

ਮਲੰਦ ਦੀ ਲੜਾਈ ਦਾ ਵੇਰਵਾ, ਜਿੱਥੇ ਮਸਤਾਨਾ ਦਲ, 
13 ਜਨਵਰੀ ਦੀ ਰਾਤ ਰੱਬੋਂ ਪਿੰਡ ਦੇ ਬਾਹਰ ਸਾਹਿਬ ਸਿੰਘ 
ਜ਼ਿਮੀਦਾਰ ਦੇ ਖੂਹ ਤੇ ਅਤੇ ਉੱਥੇ ਹੀ 14 ਜਨਵਰੀ ਦਾ ਸਾਰਾ 
ਦਿਨ ਕੱਟ ਕੇ, ਰਾਤ ਅੱਠ ਵਜੇ ਪੁੱਜਦਾ ਹੈ, ਉਸ ਵਿੱਚ ਮਾਈ 
ਇੰਦ ਕੌਰ ਦੀ ਸੂਰਮਗਤੀ ਦੀ ਗਾਥਾ ਦਾ ਵਰਨਣ ਬਾਹੋਵਾਲ 
ਜੀ ਕਰਦੇ ਹੋਏ ਸਾਰੇ ਵਾਕਿਆਤ ਬਿਆਨਦੇ ਹਨ । “ਮਲੰਦ ਦੇ 
ਕੋਲ ਆਏ ਤਾਂ ਇਕ ਸਿੰਘ ਨੇ ਕਿਹਾ ਕਿ ਸਰ. ਬਦਨ ਸਿੰਘ 
(ਪੁੱਤਰ ਸ੍ਰ. ਮਿੱਤ ਸਿੰਘ) ਹੈ। ਉਸ ਭਜਨ ਭੀ ਲਿਆ ਹੋਇਆ 
ਹੈ। ਇਸ ਥੀਂ ਸ਼ਸ਼ਤਰ ਲੈ ਲਵੋ। ਏਕ ਸਮੇਂ ਸਰ. ਬਦਨ ਸਿੰਘ 
ਦੀਵਾਨ ਵਿੱਚ ਆਇਆ ਸੀ, ਸੀ ਰਾਮਦਾਸਪੁਰੇ ਤਾਂ ਉਸ ਕਿਹਾ 
ਸੀ ਕਿ ਕੋਈ ਸੇਵਾ ਹੋਵੇ ਤਾਂ ਦੱਸੋ ਤਾਂ ਹੀਰਾ ਸਿੰਘ ਨੇ ਕਿਹਾ ਸੀ 
ਕਿ ਜਦੋਂ ਲੋੜ ਪਵੇਗੀ ਤਾਂ ਦੱਸਾਂਗੇ। ਦਰਵਾਜੇ ਕੀ ਤਾਕੀ ਖੁੱਲ੍ਹੀ 
ਸੀ। ਬਾਹਰ ਪਹਿਰਾ ਖੜ੍ਹਾ ਕਰ ਕੇ ਸਿੰਘ ਅੰਦਰ ਜਾਇ ਵੜੇ । 
ਦਰਵਾਜਾ ਆਪਣੇ ਅਖਤਿਆਰ ਰੱਖਿਆ। ਹੀਰਾ ਸਿੰਘ, ਤੇ 
ਲਹਿਣਾ ਸਿੰਘ ਤੇ ਇਕ ਮਸਤਾਨੀ (ਮਾਈ ਇੰਦ ਕੌਰ) ਮਕਾਨ 
ਉੱਤੇ ਚੜ੍ਹ ਗਏ। ਸਰਦਾਰ (ਬਦਨ ਸਿੰਘ) ਕੰਘਾ ਕਰਦਾ ਸੀ। 
ਹੀਰਾ ਸਿੰਘ ਨੇ ਕਹਿਆ ਸਰਦਾਰ ਨੂੰ ਤੂੰ ਸਾਨੂੰ ਸ਼ਸਤਰ ਦੇ ਦੇ 
ਨਾਲੇ ਘੋੜੇ, ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਹੈਂ। ਸਰਦਾਰ ਨੇ 
ਕਿਹਾ ਕਿ ਮੈਂ ਸ਼ਸਤਰ ਨਹੀਂ ਦੇ ਸਕਦਾ ਹਾਂ, ਮੈਨੂੰ ਫਰੰਗੀ ਕਾ ਭੈ 
ਹੈ। ਮੇਰਾ ਸਭ ਕੁਛ ਜਪਤ ਕਰ ਲੈਣਗੇ। ਮੈਨੂੰ ਫਾਂਸੀ ਦੇ ਦੇਣਗੇ। 
ਜੇ ਮੈਥੋਂ ਸ਼ਸਤਰ ਲੈਣੇ ਸੇ ਤਾਂ ਮੈਥੋਂ ਮੁੱਲ ਕਰਾਇਕੇ ਲੈ ਜਾਂਦੇ। 
ਮੁੱਲ ਭਾਂਵੇ ਨਾ ਹੀ ਦੇਂਦੇ ਖ਼ੁਫੀਆ ਤੌਰ। ਉਜਾਗਰ ਮੈਂ ਨਹੀਂ ਦੇ 
ਸਕਦਾ ਹਾਂ। ਰਸਤਾਂ ਲੈ ਲਵੋ ਅਰ ਪਦਾਰਥ ਲਵੋ ਜਿਤਨਾ 
ਲੈਣਾ ਹੈ। ਘੋੜਾ ਸ਼ਸਤਰ ਨਹੀਂ ਦੇ ਸਕਦਾ ਫਰੰਗੀ ਥੀਂ ਡਰਦਾ। 
ਅਸਲ ਤਾਂ ਫਰੰਗੀ ਨੇ ਸ਼ਸਤਰ ਸਭ ਕਢਵਾਇ ਲਏ ਹੈਨ ਛੱਡੇ 
ਨਹੀਂ । ਤੁਸੀਂ ਦੇਖ ਲਵੋ ਜਿੱਥੇ ਹੈਨ, ਤਿੱਥੋਂ ਲਵੋ ਜੋ ਹੈਨ। ਮੈਂ ਦੇ 
ਵੀ ਨਹੀਂ ਸਕਦਾ । ਤਾਂ ਮਸਤਾਨੀ (ਇੰਦ ਕੌਰ) ਨੇ ਟਾਕੂਆ ਮੂੰਹ 
ਨੂੰ ਮਾਰਿਆ। ਭਾਈ ਹੀਰਾ ਸਿੰਘ ਕੇਸਾਂ ਥੀਂ ਫੜ੍ਹ ਲਿਆ। ਬੋਲਾ 


ਜੁਲਾਈ-2022 


ਪਿਗ110115॥06% 90118.੮0।੧ 


ਕੀਤਾ ਕਿ ਅਸੁਰ ਕਛਹਿਰੇ ਕਿਉਂ ਰੱਖੇ ਹੈਨ, ਕੰਘਾ, ਕਿਰਪਾਨ, 
ਕੜਾ ਕਿਉਂ ਰੱਖੇ ਹੈਨ ? ਇਤਨਾ ਕਹਿ ਕੇ ਦੁਆ ਟਕੂਆ ਪਿੱਠ 
ਪਰ ਮਾਰਿਆ ਮਸਤਾਨੀ ਨੇ। ਭਾਈ ਹੀਰਾ ਸਿੰਘ ਨੇ ਛੋਡ 
ਦਿੱਤਾ। ਝੱਟ ਸਰਦਾਰ ਨੇ ਅੰਦਰ ਵੜ੍ਹ ਕੇ ਕੁੰਡਾ ਮਾਰ ਲੀਤਾ। 


“ਸਾਰੇ ਸਿੰਘ ਹੀ ਸਿੰਘ ਫਿਰਦੇ ਦਿਸਦੇ ਹੈਂ। ਸਭ ਲੋਕਾਂ ਮੈਂ 
ਹਿਲਜੁਲ ਪੈ ਗਿਆ। ਲੋਕਾਂ ਕੋ ਭੈ ਹੋਇਆ । ਸਮਝਿਆ ਜੋ ਕਿਲੇ 
ਮੈਂ ਧਾੜ ਬੜੀ ਹੋਈ ਹੈ । ਸਭ ਲੋਕਾਂ ਨੇ ਜੰਦਰੇ ਅੜਾਇ ਲਏ ਅਰ 
ਕੋਠਿਆਂ ਪਰ ਚੜ੍ਹਕੇ ਸੁਣਦੇ ਹੈਂ। ਲੋਕ ਬਹੁਤ ਸਾਰੇ ਸਿੰਘਾਂ ਨੂੰ 
ਰੋਕਣ ਵਾਸਤੇ ਕਿਲੇ ਦੇ ਦਰਵਜੇ ਦੇ ਅੱਗੇ ਜਾਇ ਖੜੇ ਹੋਏ। 
ਬਹੁਤ ਲੋਕ ਜਮਾਂ ਹੋਇ ਗਏ । ਜਾਗਾ ਪਰ ਜਾਗਾ ਗੱਲਾਂ ਕਰਦੇ 
ਹੈਂ । ਲੋਕ ਕਹਿੰਦੇ ਹੈਂ ਖਵਰੇ ਕੌਣ ਕੌਣ ਅੰਦਰ ਵੜੇ ਹੋਏ ਹੈਂ।” 

“ਪੈਹਰੇਦਾਰ ਨੇ ਖ਼ਵਰ ਦਿੱਤੀ ਕਿ ਦਰਵਜੇ ਦੇ ਅੱਗੇ ਲੋਕ 
ਇਕੱਠੇ ਹੋਏ ਹਨ। ਭਾਈ ਹੀਰਾ ਸਿੰਘ ਨੇ ਹੁਕਮ ਕੀਆ 
ਘੋੜਿਆਂ ਪਰ ਕਾਠੀਆਂ ਪਾਓ ਛੇਤੀ ਛੇਤੀ । ਸਿੰਘ ਫਿਰਦੇ ਹੈਨ । 
ਕਾਠੀ ਜਿਹੜੀ ਕਿਸੇ ਦੇ ਹੱਥ ਆਈ ਸੋ ਪਾਈ। ਕਾਠੀਆਂ 
ਤਾਹਰੂ ਪਾਇਕੇ ਸਿੰਘ ਛਪਾ ਛਪ ਤਿਆਰ ਹੋਏ।” 

“ਅਸਵਾਰ ਪਰਸਪਰ ਖੁਸ਼ੀ ਕੇ ਬੋਲੇ ਕਰਦੇ ਹੈਂ। ਬੇ-ਗ਼ਮ 
ਫਿਰਦੇ ਹੈਨ । ਗਦ ਗਦ ਪ੍ਰਸੰਨ ਅਕਾਲ ਪੁਰਖ ਦਾ ਭੈ ਰੱਖਦੇ ਹੈਂ । 
ਜਿੰਨ੍ਹਾਂ ਨੂੰ ਸਰਗੁਣ-ਸਰੂਪ ਕਾ ਨਿਸਚਾ ਹੈ ਹਾਜਰ ਨਾਜਰ 
ਪਰਮੇਸਰ ਕੋ _ਜਾਨਨੇ ਵਾਲੇ ਹੈਂ। ਚੇਹਰਿਆਂ ਪਰ ਲਾਲੀਆਂ 
ਦਗਦੀਆਂ ਹੈਂ ਔਰ ਛਤਾਬੀ ਛਤਾਬੀ ਫਿਰਦੇ ਹੈਂ । ਹੀਰਾ ਸਿੰਘ 
ਨੇ ਕਿਹਾ ਚੜ੍ਹੋ ਘੋੜਿਆਂ ਪਰ, ਪਰ੍ਹਾ ਬੰਨ੍ਹ ਕੇ ਕਠੇ ਈ ਨਿਕਲੇ ਤੇ 
ਬੋਲਾ ਕੀਤਾ: ਬੰਦੂਕਾਂ ਕੀ ਝਾੜ ਕਰਕੇ ਮਾਰੋ ਜੇੜ੍ਹੇ ਖੜ੍ਹੇ ਹੈਂ ਭੁੰਨ 
ਦੇਵੋ । ਦੋ ਬੰਦੂਕਾਂ ਭੀ ਚਲਾਈਆਂ। ਏਕ ਨੇ ਉੱਤੋਂ ਛਾਲ ਮਾਰੀ । 
ਲੱਤ ਉਤਰ ਗਈ। ਲੋਕ ਪਰੇ ਹੋ ਗਏ। ਫ਼ਸੀਲ ਉਤੇ ਭੀ 
ਆਦਮੀ ਰਹੇ। ਦਰਵਜਾ ਅਖਤਿਆਰ ਆਪਣੇ ਰੱਖਿਆ।” 

“ਦਰਵਜਾ ਖੋਹਲ ਕੇ ਖਾਲਸਾ ਤੰਬਲ ਦਾ ਤੁੰਬਲ ਇਕੱਠਾ 
ਨਿਕਲਿਆ। ਬਜ਼ਾਰ ਕੇ ਬੀਚ ਸੇ ਤੁਰੇ। ਸਰਦਾਰ ਨੇ ਉਤੋ' ਹੁਕਮ 
ਦੀਆ - ਮਾਰੋ ਬੱਟੇ ਢੀਮਾਂ। ਲੋਕਾਂ ਨੇ ਬੱਟੇ ਢੀਮਾਂ ਬਹੁਤ 
ਚਲਾਈਆਂ ਪਰ ਖਾਲਸਾ ਨਿਰਭੈ ਸ਼ੇਰਾਂ ਵਾਂਗੂੰ ਤੁਰਿਆ ਜਾਂਦਾ 
ਹੈ। ਜੋ ਕੁਛ ਕਿਸੇ ਦੇ ਹੱਥ ਆਇਆ ਸੋ ਚਲਾਇਆ। ਅੱਗੇ 
ਜਾਇਕੇ ਗਿਣਤੀ ਕੀਤੀ, ਲਹਿਣਾ ਸਿੰਘ ਨਹੀਂ ਹੈ ਵਿਚ । ਹੀਰਾ 
ਸਿੰਘ ਨੇ ਕਹਾ ਪਾਈ ਸੂ ਪੂਰੀ। ਖ਼ਾਲਸਾ ਜੀ ਸੋਚਾਂ ਕਰ ਰਹੇ ਹੈਂ। 
ਲਹਿਣਾ ਸਿੰਘ ਸਮੇਤ ਬਾਰਾਂ ਸਿੰਘ ਅੰਦਰ ਰਹੇ। ਲੋਕਾਂ ਨੇ 
ਕੋਠਿਆਂ ਕੋਈ ਕੜੀਆਂ ਉਤੋਂ ਮਾਰੀਆਂ। ਲਹਿਣਾ ਸਿੰਘ 
ਪਿਛਲੇ ਪਾਸਿਉਂ ਬਾਰੀ ਵਿਚੋਂ ਲੰਘ ਕੇ ਸੰਗਲ ਵੱਢ ਕੇ 
ਨਿਕਲਿਆ। ਘੋੜੀ ਉਤੇ ਚੜ੍ਹ ਕੇ ਲਤੜਦੇ ਲਤੜਾਉਂਦੇ ਉਤੋਂ 
ਵਰਿਆਮ 
5।। 5300੫130 59111 00੧ 


ਦੀ ਲੰਘ ਗਿਆ। ਘੋੜੀ ਭਜਾਇਕੇ ਜਾਇ ਮਿਲਿਆ।” 

“ਸਰਦਾਰ ਦੇ ਸੀਰੀ ਜਿਹੜੇ ਨੌਕਰ ਸੀ ਤਿਨ੍ਹਾਂ ਨੇ ਖੇੜੀ 
ਨਗਰ ਜੋ ਨਾਲ ਸੀ ਤਿੱਥੇ ਜਾਇਕੇ ਪੱਲਾ ਫੇਰਿਆ ਜੋ ਕਿਲੇ ਦੇ 
ਅੰਦਰ ਧਾੜ ਬੜੀ ਹੋਈ ਹੈ, ਲਾਠੀਆਂ ਲੈ ਚੱਲੋਂ । ਦਰਵਾਜਾ ਤਾਂ 
ਬੰਦ ਸੀ ਸਭ ਮੋਰੀਆਂ ਅੱਗੇ ਆਇ ਖੜੇ ਹੋਏ । ਕੋਲ ਰੋੜੀ ਨਾਮ 
ਗ੍ਰਾਮ ਸੀ ਤਿਸ ਜਗ੍ਹਾ ਕੇ ਲੋਗ ਭੀ ਆਇ ਗਏ। ਹੋਰ ਰਸਤਾ 
ਕੋਈ ਨਾ ਸੀ ਨਿਕਲਨੇ ਕਾ। ਘੋੜੇ ਲੰਘੇ ਨਾਂ, ਸਿੰਘ ਉੱਤਰ ਕੇ 
ਮੋਰੀ ਲੰਘਣ ਲੱਗੇ ਤਾਂ ਲੋਗ ਉਨ੍ਹਾਂ ਕੋ ਚੋਟ ਚਲਾਵਨ, 
ਲਾਠੀਆਂ ਮਾਰਨ। ਸਭ ਸਿੰਘ ਨਿਕਲ ਗਏ ਲਾਠੀਆਂ 
ਮਾਰਦਿਆਂ 'ਚੋਂ। ਚਾਰ ਪਾਂਚ ਸਿੰਘਾਂ ਕੋ ਸੱਟਾਂ ਲੱਗੀਆਂ, ਸੋ ਤਾਂ 
ਆਸੇ ਪਾਸੇ ਹੋ ਕੇ ਲੁਕ ਕੇ ਬੈਠ ਗਏ। ਤੁਰਿਆ ਨਾ ਗਿਆ 
ਸੀ।” 
ਕਾਰਦਾਰ, ਤੈਨੇਂ ਹੱਲਾ ਕਰਵਾਇਆ ਹੈ । ਅਸੀਂ ਤਾਂ ਛਤ ਧਰਮ 
ਕੇ ਵਾਸਤੇ ਕਮਰਕੱਸਾ ਕੱਸਿਆ ਹੈ, ਤੈਨੇਂ ਸਿੰਘਾਂ ਪਰ ਇੱਟਾਂ ਦਾ 
ਹੱਲਾ ਕਰਵਾਇਆ ਹੈ। ਤੂੰ ਭੀ ਛੇਵੇਂ ਦਿਨ ਨੂੰ ਮਰੇਂਗਾ। ਸੋ ਛੇਵੇਂ 
ਦਿਨ ਬੁਰਜ ਉਤੋਂ ਡਿੱਗ ਕੇ ਮਰ ਗਿਆ। ਬਨੇਰੇ ਕੀਆਂ ਇਟਾਂ 
ਉੱਖੜ ਗਈਆਂ ਤਾਂ ਡਿੱਗ ਕੇ ਮੋਇਆ। ਦੋ ਸਿੰਘ ਭੀ ਚੜਾਈ 
ਕਰ ਗਏ । ਸਹਿਕਦਿਆਂ ਨੂੰ ਅੰਦਰ ਲਿਆ ਸੁੱਟਿਆ। ਇੱਕ ਤਾਂ 
ਨੰਦ ਸਿੰਘ ਹੰਡਿਆਏ ਦਾ ਸੀ, ਜਿਸਨੂੰ ਸੀ ਸਤਿਗੁਰੂ ਜੀ ਬਚਨ 
ਕੀਤਾ ਸੀ, ਪਹਿਲੇ ਚੜ੍ਹੇਂਗਾ, ਸੋ ਬਾਰੀ ਅੱਗੇ ਪਹਿਲੇ ਚੜ੍ਹਾਈ 
ਕਰੀ ਸੀ। ਏਕ ਰਾਮਦਾਸੀਆ ਸਿੰਘ ਸੀ (ਅਤਰ ਸਿੰਘ) ਉਸਨੇ 
ਖੂਹ ਵਿੱਚ ਛਾਲ ਮਾਰੀ। ਹੀਰਾ ਸਿੰਘ ਨੇ ਬੋਲਾ ਕੀਤਾ, ਕਿਉਂ 
ਅਜਾਈਂ ਮੌਤੇ ਮਰਦਾ ਹੈਂ ? ਕੱਢ ਲਿਆ ।% 

ਨਬੀ ਬਖਸ਼ ਸਰਦਾਰ ਦਾ ਮੁਨਸ਼ੀ ਅਤੇ ਉਸਦੇ ਘੋੜੇ ਸਾਂਭਣ 
ਸਾਹਿਬ ਇਹ ਜੱਥੇ ਦੇ ਦੋ ਸਿੰਘ ਮਲੌਦ ਵਾਲਿਆਂ ਨਾਲ 
ਲੜਦਿਆਂ ਜੂਝ ਗਏ ਸਨ। ਇਸ ਤੋਂ ਬਾਅਦ ਜੱਥਾ ਮਲੌਦ ਤੋਂ 
ਚੱਲ ਕੇ ਅੰਮ੍ਰਿਤ ਵੇਲੇ ਨਾਲ ਮਲੇਰਕੋਟਲੇ ਸ਼ਹਿਰ ਦੇ ਲਾਗੇ ਇਕ 
ਬਾਗ ਵਿੱਚ ਪੁੱਜਦਾ ਹੈ। ਇੱਥੋਂ 15 ਜਨਵਰੀ ਦੀ ਸਵੇਰ ਨੂੰ 
ਢਾਬੀ ਦਰਵਾਜੇ ਕੋਲੋਂ ਢੱਠੀ ਹੋਈ ਕੰਧ ਟੱਪ ਕੇ ਮਲੇਰਕੋਟਲੇ ਤੇ 
ਹੱਲਾ ਬੋਲਦੇ ਹਨ। ਸਿੰਘਾਂ ਵਾਲੇ ਪਾਸਿਉਂ ਅਤੇ ਦੂਸਰੇ ਬੰਨਿਉਂ' 
ਵੀ 8-8 ਲੜਾਈ ਵਿਚ ਖੇਤ ਰਹੇ। ਮਾਈ ਇੰਦ ਕੌਰ ਤੇ ਖੇਮ ਕੌਰ 
ਨੇ ਇਸ ਹਮਲੇ ਵਿੱਚ ਅੱਗੇ ਵਧ ਵਧ ਕੇ ਵਾਰ ਵੀ ਕੀਤੇ ਅਤੇ 
ਦੋਹਾਂ ਨੇ ਵਿਰੋਧੀਆਂ ਦੇ ਵਾਰ ਆਪਣੇ ਸਰੀਰ ਤੇ ਝੱਲੇ ਵੀ। 
ਇਹਨਾਂ ਦੋਹਾਂ ਮਾਈਆਂ ਨੇ ਜ਼ਖਮੀ ਹਾਲਤ ਵਿੱਚ ਹੀ ਸ਼ਹੀਦੀ 
ਜੱਥੇ ਨਾਲ ਰੜ੍ਹ ਤੋਂ 15 ਜਨਵਰੀ ਦੀ ਸ਼ਾਮ ਨੂੰ ਸ਼ੇਰਪੁਰ ਦੇ ਕਿਲੇ 
ਜੁਲਾਈ-2022 


ਧਿਗ110115॥06% 90118.੮0।੧ 


ਵਿੱਚ ਪਟਿਆਲਾ ਰਿਆਸਤ ਦੀ ਪੁਲੀਸ ਅੱਗੇ ਆਪਣੇ ਆਪ 
ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ। ਹੁਣ ਜਦੋਂ 17 ਅਤੇ 18 
ਜਨਵਰੀ ਨੂੰ 66 ਸਿੰਘ ਤੋਪਾਂ ਅਤੇ ਤਲਵਾਰ ਨਾਲ ਸ਼ਹੀਦ ਕਰ 
ਦਿੱਤੇ ਤਾਂ ਦੋਹਾਂ ਮਾਈਆਂ ਨੇ ਵੀ ਆਪਣੇ ਆਪ ਨੂੰ ਤੋਪ 
ਦੁਆਰਾ ਉਡਾ ਕੇ ਸ਼ਹੀਦੀ ਮਰਤਬਾ ਹਾਸਲ ਕਰਨ ਦੀ ਪੇਸ਼ਕਸ਼ 
ਕੀਤੀ। ਮਾਈ ਇੰਦ ਕੌਰ ਜੋ ਇਸ ਸਾਕੇ ਤੋਂ ਬਾਅਦ ਪਟਿਆਲਾ 
ਪੁਲੀਸ ਦੀ ਹਿਰਾਸਤ ਵਿੱਚੋਂ ਮੁਕਤ ਹੋਣ ਬਾਅਦ, ਕਈ ਵੇਰ 
ਗਿਆਨੀ ਕਾਹਲਾ ਸਿੰਘ ਪਾਸ ਜਾ ਕੇ ਇਹ ਇਤਿਹਾਸਿਕ 


ਖੇਮ ਕੌਰ, ਇੰਦੋ ਧਾਹਾਂ ਮਾਰਦੀ ਹੈ। 
ਸਾਡੇ ਨਾਲ ਹੈ ਗੁਰੂ ਜੀ ਜ਼ੁਲਮ ਕੀਤਾ, 
ਅੱਗੇ ਗੁਰਾਂ ਦੇ ਅਰਜ਼ ਗੁਜਾਰਦੀ ਹੈ। 
ਮਰਜ਼ੀ ਬਣੀ ਏਹੋ ਪਰਵਰਦਗਾਰ ਦੀ ਹੈ। 
ਜਮ ਡੰਡ ਚੁਰਾਸੀ ਤੇ ਬਰੀ ਦੋਵੇਂ, 

ਰਿਧ ਸਿਧ ਥੋਡਾ ਜੱਸ ਧਾਰਦੀ ਹੈ। 
ਮਾਈ ਦਾਸ ਦੇ ਤਾਈਂ ਪੁਕਾਰਦੀ ਹੈ "8 


ਘਟਨਾਵਾਂ ਬਿਆਨ ਕਰਿਆ ਕਰਦੇ ਸਨ। ਕਵੀ ਕਾਲਾ ਸਿੰਘ ਜੀ ਨੂੰ ਮਲੇਰਕੋਟਲੇ ਦੇ ਸ਼ਹੀਦਾਂ ਦੀ 
“ਕਹੱਤਰ ਸਿੰਘ ਸ਼ਹੀਦ ਜਾਂ ਹੋ ਚੁੱਕੇ, ਗਿਣਤੀ ਬਾਰੇ ਟਪਲਾ ਲੱਗਣ ਦੇ ਕਈ ਕਾਰਨ ਹਨ। ਉਹ 
ਸਾਰਾ ਉਹਨਾਂ ਦਾ ਹਾਲ ਸੁਣਾਇਆ ਹੈ। ਲੜਾਈ ਵਿੱਚ ਮਲੌਦ ਅਤੇ ਮਲੇਰਕੋਟਲਾ ਵਿਖੇ ਸ਼ਹੀਦ ਹੋਣ 
ਇੰਦ ਕੌਰ ਦੂਜੀ ਖੇਮ ਕੌਰ ਮਾਈ, ਵਾਲੇ ਸਿੰਘਾਂ ਵਿੱਚੋਂ ਕੁਝ ਕੁ ਨਾਵਾਂ ਨੂੰ ਜਾਣਦੇ ਹਨ। ਉਹਨਾਂ ਨੂੰ 
ਮੂਹਰੇ ਜੋਰ ਸਰਕਾਰ ਦੇ ਪਾਇਆ ਹੈ। ਭੁਲੇਖਾ ਹੈ ਕਿ ਤੋਪ ਨਾਲ ਸ਼ਾਇਦ 71 ਸਿੰਘ ਸ਼ਹੀਦ ਹੋਏ। 
ਕਰੋ ਬੰਦ ਨਾ ਪਾਪੀਓ ਤੋਪ ਤਾਂਈਂ, ਮਲੰਦ ਦੇ ਚਾਰ ਜ਼ਖਮੀਆਂ ਨੂੰ ਜਿਹਨਾਂ ਵਿੱਚ ਕਾਰਦਾਰ ਨੂੰ 
ਸਾਨੂੰ ਕਾਸਤੇ ਨਹੀਂ ਉਡਾਇਆ ਹੈ। ਸਰਾਪ ਦੇਣ ਵਾਲਾ ਮਿਹਰ ਸਿੰਘ ਅਲਾਵਲਪੁਰ (ਜਲੰਧਰ) ਵੀ 
ਸਾਡੇ ਵਿੱਚ ਕੀ ਤੁਸੀਂ ਕਸੂਰ ਡਿਠਾ, ਹੈ ਬਾਕੀ ਤਿੰਨਾਂ ਸਿੰਘਾਂ ਨਾਲ ਉਮਰ ਕੈਦ ਕਾਲੇ ਪਾਣੀ ਭੇਜਣ 
ਸਾਨੂੰ ਕਾਸਤੇ ਪਰੇ ਹਟਾਇਆ ਹੈ। ਦਾ ਅਦਾਲਤੀ ਨਾਟਕ ਕਮਿਸ਼ਨਰ ਫੋਰਸਿੱਥ 19 ਜਨਵਰੀ 
ਸਾਥੀ ਨਾਲ ਦੇ ਚਲੇ ਗਏ ਦੂਰ ਬਹੁਤੀ, 1872 ਨੂੰ ਮਲੌਦ ਵਿਖੇ ਖੇਡਦਾ ਹੈ। ਭਾਈ ਕਾਲਾ ਸਿੰਘ ਮਾਈ 
ਸਾਨੂੰ ਕਾਸਨੂੰ ਚਿਰ ਲਗਾਇਆ ਹੈ। ਇੰਦ ਕੌਰ ਤੋਂ ਸੁਣੇ ਸ਼ਹੀਦੀ ਸਾਕੇ ਦੀ ਚਰਚਾ ਇੱਕ ਤੋਂ ਵੱਧ 
ਛੇਤੀ ਕਰੋ ਭਰਾਵਾਂ ਦੇ ਨਾਲ ਰਲੀਏ, ਵਾਰ ਕਰ ਕੇ ਆਪਣੀ ਰਚਨਾ ਨੂੰ ਪ੍ਰਮਾਣੀਕਤਾ ਦੀ ਮੋਹਰ 
ਸਾਡਾ ਕਾਸਨੂੰ ਸਾਥ ਤੁੜਾਇਆ ਹੈ। ਲੁਆਉਂਦਾ ਹੈ। 
ਓਹਨਾਂ ਨਾਲ ਬੈਕੁੰਠ ਦੇ ਵਿਚ ਜਾਈਏ, “ਮਾਈ ਇੰਦ ਕੌਰ ਦੱਸਿਆ ਦਾਸ ਤਾਈਂ, ਕਾਲਾ ਸਿੰਘ ਮੈਂ 
ਜਿਥੇ ਸਤਿਗੁਰਾਂ ਨੇ ਡੇਰਾ ਲਾਇਆ ਹੈ। ਕਥਾ ਸੁਣਾ ਦਿੱਤੀ ।'% 
ਰੱਬ ਵਾਸਤੇ ਤੋਪ ਦਗਾ ਦੇਵੋ, ਦੋਹਾਂ ਮਾਈਆਂ ਨੂੰ ਕੋਟਲੇ ਦੇ ਰੱਕੜ ਵਿੱਚ ਜਾਨ ਬਖਸ਼ੀ 
ਸਾਨੂੰ ਮਾਰ ਕਿਉਂ ਨਹੀਂ ਮੁਕਾਇਆ ਹੈ। ਦੀ ਸੂਚਨਾ, ਭਾਈ ਧਿਆਨ ਸਿੰਘ ਕਾਦਰਾਬਾਦੀ ਅਨੁਸਾਰ, 
ਅਸੀਂ ਉਹਨਾਂ ਤੇ ਬਧ ਕਰਾਇਆ ਹੈ। ਇਕੱਠਿਆਂ ਮਿਲਦੀ ਹੈ। ਉਹ ਸਿੰਘ ਤਾਂ ਢੀਮਾਂ ਜੋੜ ਕੇ ਕੱਦ 
ਸਾਡੇ ਨਾਲ ਕਿਉਂ ਨਹੀਂ ਇਨਸਾਫ ਕਰਦੇ, ਪੂਰਾ ਕਰ ਕੇ ਉੱਡ ਜਾਂਦਾ ਹੈ ਤੋਪ ਨਾਲ ਪਰ ਮਾਈਆਂ ਦੀ ਕੂਕ 
ਕਰੋ ਅਦਲ ਕਿਉਂ ਹਨ੍ਹੇਰ ਪਵਾਇਆ ਹੈ। ਪੁਕਾਰ ਤੇ ਵੀ ਉਹਨਾਂ ਨੂੰ ਨਹੀਂ ਉਡਾਇਆ ਜਾਂਦਾ। ਸਾਕਾ 
ਰੋਈਆਂ ਪਿੱਟੀਆਂ ਆ ਕੇ ਸਰਕਾਰ ਅੱਗੇ, ਮਲੇਰਕੋਟਲਾ ਵਿੱਚ ਮਾਈ ਇੰਦ ਕੌਰ ਅਤੇ ਖੇਮ ਕੌਰ ਦੀ ਭੱਜ 
ਕਾਲਾ ਸਿੰਘ ਏ ਆਖ ਸਣਾਇਆ ਹੈ। ਭੱਜ ਕੇ ਤੋਪ ਅੱਗੇ ਆਉਣ ਦੀ ਦਲੇਰੀ ਇਸ ਸਾਕੇ ਦੀ ਸ਼ਾਨ ਨੂੰ 

_. ਕਿ ਦੋਬਾਲਾ ਕਰ ਦਿੰਦੀ ਹੈ। ਕਾਦਰਾਬਾਦੀ ਜੀ ਆਪਣੀ ਵਿਸ਼ੇਸ਼ 
ਹਾ ਤਰ ਸ਼ੈਲੀ ਵਿੱਚ ਇਹ ਮਨੋਹਰ ਕਾਵਿ ਟੂਕਾਂ ਪੇਸ਼ ਕਰਦੇ ਹਨ- 
ਰਤ ਮਤ ਇਕਿ “ਯਾ ਬਿਧ ਏਕ ਸਿੰਘ ਜੁਗ (ਦੋ) ਮਾਈ। 
ਚਲੀਆਂ ਜਾਓ ਮਾਈ ਥੋਨੂੰ ਬਰੀ ਕੀਤਾ, ਆ 8 
ਲੀ ਛੋਰ ਤਿਨੋ ਕੋ ਦੀਓ ਗਾਈ। 

ਕਿ ਦੌਰ ਸਿੰਘਨੀਆਂ ਕਰੀ ਪੁਕਾਰ । 
ਰੋਣੋਂ ਪਿੱਟਣ ਮੂਲ ਨਾ ਫੇਰ ਹਟੀਆਂ, 

ਵਰਿਆਮ ਵਿ ਜੁਲਾਈ-2022 


5।। 5300੫130 59111 00੧ 


ਧਿਗ110115॥06% 9118.੮0।੧ 


ਜਾਣਾ ਹਮ ਗੁਰ ਦੇ ਦਰਬਾਰ । 

ਪਰ ਨਹਿ ਤਿਨ ਕੋ ਦੀਓ ਉਡਾਈ । 

ਪਾਛੇ ਤਿਨ ਇਹ ਗਾਥ ਅਲਾਈ ।'% 

1935 ਈ. ਵਿੱਚ ਸੀ ਰਾਮ ਹਰੀ ਪ੍ਰਿੰਟਿੰਗ ਪੈੱਸ, ਸੀ ਭੈਣੀ 
ਸਾਹਿਬ ਤੋਂ ਛਪ ਕੇ ਉਸੇ ਸਾਲ ਅੰਗ੍ਰੇਜ਼ ਸਰਕਾਰ ਦੁਆਰਾ ਜ਼ਬਤ 
ਕੀਤਾ ਗਿਆ, ਕਿੱਸਾ ਸੰਤ ਖਾਲਸਾ (ਅਰਥਾਤ ਮੁਖ਼ਸਰ 
ਤਵਾਰੀਖ ਨਾਮਧਾਰੀ) ਦਾ ਕਰਤਾ, ਹਰਨਾਮ ਸਿੰਘ ਸ੍ੈਚ ਬਗੁਲੀ 
ਕਲਾਂ ਵੀ ਦੋਹਾਂ ਮਾਈਆਂ ਦੇ ਸਰਕਾਰ ਦੁਆਰਾ ਛੱਡੇ ਜਾਣ ਤੇ 
ਉਹਨਾਂ ਦੁਆਰਾ ਗ਼ਮਗੀਨ ਹੋ ਕੇ ਕਾਵਨ ਨੂੰ ਜੋ ਕਿਹਾ ਗਿਆ, 
ਉਹ ਇਉਂ ਕਾਵਿ ਬਧ ਕੀਤਾ ਹੈ- 

ਸਾਨੂੰ ਵੀਰਾਂ ਤੋਂ ਦੂਰ ਕਰਾਇਆ ਕਿਉਂ 

ਜੋ ਕੁਛ ਜਥੇ ਕੀਤਾ ਸੋਈ ਅਸਾਂ ਕੀਤਾ, 

ਸਾਨੂੰ ਮੌਤ ਤੇ ਤੁਸਾਂ ਬਚਾਇਆ ਕਿਉਂ 

ਸਾਨੂੰ ਮਰਨ ਦੀ ਖੁਸ਼ੀ ਹਰਨਾਮ ਸਿੰਘ, 

ਸਾਨੂੰ ਛੱਡ ਤੈਂ ਜ਼ੁਲਮ ਕਮਾਇਆ ਕਿਉਂ 

ਮਸਤਾਨਾ ਦਲ ਇਸ ਤੋਂ ਪਹਿਲਾਂ ਜਦੋਂ ਰੜ ਵਿਖੇ ਚੱਲ ਕੇ 
ਕੁੱਝ ਸਮਾਂ ਪੜਾਅ ਕਰਦਾ ਹੈ ਤਾਂ ਸ਼ੇਰਪੁਰ ਦਾ ਥਾਣੇਦਾਰ ਉੱਤਮ 
ਸਿੰਘ ਉਹਨਾਂ ਪਾਸ ਆ ਕੇ, ਮੋਮੋ ਠਗਣੀਆਂ ਗੱਲਾਂ ਕਰਦਾ ਹੈ 
ਕਿ ਮੈਨੂੰ ਤੁਹਾਡੇ ਕਾਜ ਨਾਲ ਪੂਰਨ ਹਮਦਰਦੀ ਹੈ। ਤੁਸੀਂ 
ਹਾਂ। ਤੁਸੀਂ ਥੱਕੇ ਹੋ। ਉੱਥੇ ਵਿਸ਼ਰਾਮ ਕਰੋਂ । ਮੈਂ ਤੁਹਾਡੀ ਲੰਗਰ 
ਪਾਣੀ ਦੀ ਸੇਵਾ ਕਰਾਂਗਾ । ਫਿਰ ਤੁਸੀਂ ਜਿਤਨੇ ਹਥਿਆਰ ਚਾਹੋ 
ਮੈਂ ਅਸਲਾ ਖਾਨਾ ਖੋਹਲ ਦਿਆਂਗਾ। ਫਿਰ ਤੁਸੀਂ ਜੋ ਚਾਹੋ 
ਆਪਣੇ ਨੋਕ ਇਰਾਦੇ ਲਈ ਕਰਿਉ । ਉਸ ਦੀਆਂ ਚਲਾਕੀਆਂ 
ਦਾ ਹੀਰਾ ਸਿੰਘ ਜੀ ਨੇ ਪਾਜ ਉਧੇੜਿਆ ਤੇ ਇਹ ਵੀ ਕਿਹਾ 
ਕਿ ਅਸੀਂ ਸ਼ਹੀਦੀਆਂ ਵਰਨ ਲਈ ਕਾਹਲੇ ਹਾਂ। ਤੇਰੇ ਨਾਲ 
ਜਾਇਆਂ ਜੇ ਤੈਨੂੰ ਕਿਸੇ ਇਨਾਮ ਕਰਾਮ ਦੀ ਆਸ ਹੈ, ਉਹ 
ਪੂਰੀ ਕਰ ਲਵੀਂ। ਸੰਤ ਇੰਦਰ ਸਿੰਘ 'ਚੱਕਰਵਰਤੀ' ਇਸ 
ਪਰਸੰਗ ਵਿੱਚ ਆਪਣੇ ਮਹਾਂ ਕਾਵਿ ਵਿੱਚ ਮਾਈ ਇੰਦ ਕੌਰ 
ਦੁਆਰਾ ਥਾਣੇਦਾਰ ਨੂੰ ਯਰਕਾਉਣ ਦਾ ਸੁੰਦਰ ਵਰਨਣ ਵੀ 
ਕਰਦੇ ਹਨ- 

ਗੱਲਾਂ ਨਾਲ ਤੂੰ ਪਾ ਰਿਹਾ, ਦੇਸ਼ ਭਗਤ ਵੀ ਮਾਤ 

ਸਾਨੂੰ ਸਾਰਾ ਪਤਾ ਹੈ, ਜੋ ਤੂੰ ਕਰਨੀ ਚਾਲ 


ਵਰਿਆਮ 
5।। 5300੫130 59111 000੧ 


ਪਰ ਨਹੀਂ ਕਰ ਸਕਦੇ, ਅਸੀਂ ਅਜੇਹੀ ਕਾਰ 

ਭਾਈ ! ਆਪਣੇ ਤੇ ਅਸੀਂ, ਕਰ ਨਹੀਂ ਸਕਦੇ ਵਾਰ 

ਸਫਾ ਜੰਗ ਫੜ੍ਹ ਇੰਦ ਕੌਰ, ਸਿਰ ਤੇ ਗਈ ਖਲੋਂ 

ਇੱਕੇ ਫੂਕ ਬੁਝਾ ਦਿਆਂ, ਇਸ ਦੀਵੇ ਦੀ ਲੋ 

ਫਿੱਟੇ ਤੇਰੀ ਜ਼ਿੰਦਗੀ, ਭੈੜੀ ਹੈ ਤੇਰੀ ਕਾਰ 

ਰਾਖਾ ਤੇਰਾ ਕੌਣ ਦੱਸ ? ਕਰ ਦਿਆਂ ਬੇੜਾ ਪਾਰ 

ਤੇਲੀ ਮੱਥੇ ਆ ਗਈ, ਮੁੜ੍ਹਕੇ ਨਾਲ ਗਿਆ ਭਿੱਜ 

ਕਾਂਬਾ ਜੇਹਾ ਚੜ੍ਹ ਗਿਆ, ਪਈ ਸਮਝ ਕੇ ਬਿੱਜ 

ਡਰਦਾ ਡਰਦਾ ਬੋਲਿਆ, ਮੈਂ ਹਾਂ ਤੇਰਾ ਵੀਰ 

ਭਾਂਵੇਂ ਮਾਰ ਮੁਕਾ ਦੇ, ਭਾਂਵੇਂ ਫੜ੍ਹ ਕੇ ਚੀਰ 

ਬੀਬਾ! ਵੈਰੀ ਅਸਾਂ ਦੇ, ਬੁੱਚੜ ਜਾਂ ਅੰਗੇਜ਼ 

ਤੇਰੇ ਦਿਲ ਵਿਚ ਜਿਨ੍ਹਾਂ ਲਈ, ਭਾਰੀ ਭਰਿਆ ਹੇਜ'€) 

ਮਾਤਾ ਇੰਦ ਕੌਰ ਦੀ ਸੂਰਬੀਰਤਾ, ਨਿਡਰਤਾ, ਦਲੇਰੀ, 
ਸਾਹਸ ਅਤੇ ਆਤਮ ਬਲੀਦਾਨ ਦੀ ਭਾਵਨਾ ਨਾਲ ਓਤਪੋਤ 
ਹੋਣ ਦਾ ਵਰਨਣ, ਨਾਮਧਾਰੀ ਇਤਿਹਾਸ ਬਾਰੇ ਲਿਖਣ ਵਾਲੇ 
ਨਾਮਧਾਰੀ ਲੇਖਕ ਸਨ, ਜਾਂ ਦੂਸਰੇ ਸਭ ਨੇ ਉਹਨਾਂ ਦੀ ਮੁਕਤ 
ਕੰਠ ਨਾਲ ਪ੍ਰਸੰਸਾ ਕੀਤੀ ਹੈ। ਜਿਸਦਾ ਪਤੀ ਸ਼ਹੀਦੀ ਪਰਾਪਤ 
ਕਰ ਗਿਆ, ਉਹ ਆਪਣੇ ਸੁਹਾਗ ਤੋਂ ਮਹਿਰੂਮ ਹੋ ਗਈ ਹੈ, ਪਰ 
ਇਸ ਸੰਕਟ ਦੀ ਘੜੀ ਵਿੱਚ ਢੇਰੀ ਢਾਹ ਕੇ ਬੈਠਣ ਦੀ ਬਜਾਏ, 
ਸਾਥੀਆਂ ਨੂੰ ਹੱਲਾਸ਼ੇਰੀ ਦਿੰਦੀ ਹੋਈ ਮਲੇਰਕੋਟਲੇ ਦੇ ਰਣ ਤੱਤੇ 
ਵਿੱਚ ਸਾਖਸ਼ਾਤ ਚੰਡੀ ਦੇ ਰੂਪ ਵਿੱਚ ਜੂਝਦੀ ਨਜ਼ਰ ਆਉਂਦੀ 
ਹੈ। ਪੰਜਾਬੀ ਵਾਰਾਂ ਦੇ ਬਾਦਸ਼ਾਹ, ਹਰਸਾ ਸਿੰਘ ਚਾਤਰ ਮਾਈ 
ਇੰਦ ਕੌਰ ਦੇ ਯੁੱਧ ਕੌਸ਼ਲ ਦਾ ਲੂੰ ਕੰਡੇ ਖੜ੍ਹੇ ਕਰਨ ਵਾਲਾ 
ਇਸ ਤਰ੍ਹਾਂ ਕਰਦਾ ਹੈ- 

“ਸੀ ਮਾਈ ਭਾਗੋ ਵਾਂਗਰਾਂ, ਇੰਦ ਕੌਰਾਂ ਲੜਦੀ । 

ਉਸ ਹੱਥ ਗੰਡਾਸਾ ਪਕੜਿਆ, ਲਾਹ ਪਾਸਾ ਖੜਦੀ । 

ਉਹ ਜਿਧਰ ਜਿਧਰ ਝੂੰਮਦੀ, ਗੁਰ ਮੰਤਰ ਪੜ੍ਹਦੀ । 

ਬੱਸ ਓਧਰ ਓਧਰ ਟੁੱਟਦੀ, ਲੱਗੀ ਸਿਰ ਧੜ ਦੀ । 

ਉਹ ਪਈ ਕਮਾਲ ਵਖਾਲਦੀ, ਨੈ ਬਣਕੇ ਹੜ੍ਹ ਦੀ। 

ਜਿੰਦ ਕੱਢੇ ਜਿਸ ਵਰਿਆਮ ਦੀ, ਮੁੜਕੇ ਨਾ ਵੜਦੀ ।'% 

ਸੰਤ ਸੰਤੋਖ ਸਿੰਘ ਬਾਹੋਵਾਲ ਲਿਖਦੇ ਹਨ- “ਖੇਮੋ ਤਾਂ ਛੋੜ 
ਦਿੱਤੀ ਦਿਤੂ ਪੁਰੇ ਕੀ, ਹੰਡਿਆਏ ਵਾਲੀ ਮਸਤਾਨੀ (ਮਾਈ 


ਜੁਲਾਈ-2022 


ਧਿਗ110115॥0॥6% 90118.੮0।੧ 


ਇੰਦ ਕੌਰ) ਨੂੰ ਕੈਦ ਕੀਤਾ। ਇਹ ਨੰਦ ਸਿੰਘ ਦੀ ਸਿੰਘਣੀ ਸੀ। 
ਬਾਰਾਂ ਦਿਨ ਪਰਸਾਦ ਨਾ ਛਕਿਆ। ਮਿਥ ਲਈ ਕਿ ਧਰਮ ਕੇ 
ਵਾਸਤੇ ਸਿੰਘ ਚੜ੍ਹੇ ਹੈਂ, ਸੋਈ ਧਰਮ ਅਸਾਂ ਕਿਉਂ ਛੱਡਣਾ ਹੈ। 
ਆਪਣੇ ਹੱਥੀਂ ਪ੍ਰਸ਼ਾਦਾ ਬਣਾਇ ਕੇ ਛਕਾਂਗੀ। ਬਾਰਾਂ ਦਿਨਾਂ 
ਬਾਅਦ ਇਕ ਬਾਣੀਏ ਇਕ ਡੋਲ ਦੀਆ, ਏਕ ਕੋਰੀ ਤੌੜੀ 
ਦਿੱਤੀ, ਪ੍ਰਸ਼ਾਦ ਬਣਾ ਕੇ ਪੁੱਠਿਆਂ ਹੱਥਾਂ ਪਰ ਧਰ ਕੇ ਛਕਿਆ। 
ਸੀ ਸਤਿਗੁਰੂ ਜੀ ਮਸਤਾਨੀ ਨੂੰ ਦਰਸ਼ਨ ਦੀਆ ਤੇ ਆਵਾਜ਼ਾ 
ਕੀਤਾ, ਅੱਜ ਤੇ ਅਠਵੇਂ ਰੋਜ਼ ਛੁੱਟ ਜਾਏਂਗੀ। ਜਾਂ ਸੱਤ ਦਿਨ 
ਗੁਜ਼ਰੇ ਤਾਂ ਮੁਨਸ਼ੀ ਨੇ ਕਹਾ ਕਿ ਜਾਹ ਮਾਈ, ਤੇਰਾ ਗੁਰੂ ਡਾਢਾ 
ਹੈ। ਮਾਈ ਇੰਦ ਕੌਰ ਕੀ ਰਿਹਾਈ ਕੀਤੀ ਗਈ ।'% 

ਲੁਧਿਆਣੇ ਦਾ ਕਾਰਜਕਾਰੀ ਡਿਪਟੀ ਕਮਿਸ਼ਨਰ ਐਲ. 
ਕਾਵਨ, ਅੰਬਾਲਾ ਦੇ ਕਮਿਸ਼ਨਰ ਫੋਰਸਿੱਥ ਨੂੰ ਆਪਣੇ 17 
ਜਨਵਰੀ 1872 ਦੇ ਪੱਤਰ ਵਿੱਚ ਲਿਖਦਾ ਹੈ ਕਿ 68 ਕੂਕਿਆਂ 
ਨੂੰ ਜਿਹਨਾਂ ਵਿੱਚ ਦੋ ਔਰਤਾਂ ਹਨ ਨੂੰ ਅੱਜ ਰੜ੍ਹ (ਨਹੀਂ ਸ਼ੇਰਪੁਰ 
ਦੇ ਕਿਲੇ) ਤੋਂ ਇੱਥੇ ਮਲੇਰਕੋਟਲੇ ਲਿਆਂਦਾ ਗਿਆ। ਇਹਨਾਂ 
ਕੈਦੀਆਂ ਦਾ ਵੱਤੀਰਾ ਸਰਕਾਰ ਦੇ ਪ੍ਰਤੀ ਬਹਤੁ ਨਾਬਰੀ ਵਾਲਾ 
ਸੀ। ਉਹ ਅੰਗਰੇਜ਼ ਸਰਕਾਰ ਅਤੇ ਰਿਆਸਤਾਂ ਦੇ ਰਾਜਿਆਂ 
ਪ੍ਰਤੀ ਗਾਲੀ ਗਲੋਚ ਦੀ ਭਾਸ਼ਾ ਵਰਤ ਰਹੇ ਸਨ। ਉਹ ਮਲੰਦ 
ਅਤੇ ਕੋਟਲੇ ਦੇ ਹਮਲਿਆਂ ਵਿੱਚ ਆਪਣੀ ਸ਼ਮੂਲੀਅਤ ਮੰਨਦੇ 
ਸਨ ਅਤੇ ਆਪਣੇ ਕੰਮ ਨੂੰ ਮਹਿਮਾ ਮੰਡਿਤ ਕਰ ਰਹੇ ਸਨ। 
ਉਹਨਾਂ ਨੇ ਮੰਨਿਆ ਕਿ ਮਲੌਦ ਤੇ ਹਮਲਾ ਹਥਿਆਰਾਂ ਲਈ 
ਅਤੇ ਮਲੇਰਕੋਟਲੇ ਤੇ ਇਸ ਲਈ ਕੀਤਾ ਸੀ ਕਿ ਉਹਨਾਂ ਦਾ 
ਧਰਮ ਗਊ ਘਾਤੀਆਂ ਦੇ ਸਫਾਏ ਲਈ ਆਖਦਾ ਹੈ। ਮੈਂ 49 
ਕੂਕਿਆਂ ਨੂੰ ਅੱਜ ਤੋਪਾਂ ਨਾਲ ਉੱਡਾ ਦਿੱਤਾ ਹੈ ਅਤੇ ਇਕ 
ਮਜ਼ਬੂਤ ਕੂਕਾ (ਬਾਲਕ ਬਿਸ਼ਨ ਸਿੰਘ) ਜਿਸ ਮੇਰਾ ਗਲਾ ਘੁੱਟ 
ਕੇ ਮੈਨੂੰ ਮਾਰਨਾ ਚਾਹਿਆ, ਰਿਆਸਤੀ ਸਿਪਾਹੀਆਂ ਹੱਥੋਂ 
ਤਲਵਾਰ ਨਾਲ ਕੱਟ ਦਿੱਤਾ ਗਿਆ । ਦੋਵੇਂ ਔਰਤਾਂ (ਇੰਦ ਕੌਰ 
ਅਤੇ ਖੇਮ ਕੌਰ) ਕਿਉਂਕਿ ਪਟਿਆਲਾ ਰਿਆਸਤ ਦੀ ਪਰਜਾ 
ਹਨ, ਮੈਂ ਦੋਹਾਂ ਨੂੰ ਪਟਿਆਲਾ ਵੱਲੋਂ ਆਈ ਫੌਜ ਦੇ ਕਮਾਨ 
ਅਫਸਰ ਦੇ ਹਵਾਲੇ ਕਰ ਦਿੱਤਾ ਕਿ ਇਹਨਾਂ ਨੂੰ ਪਟਿਆਲੇ ਪੁਚਾ 
ਦਿੱਤਾ ਜਾਵੇ।$ 

ਬਿਸ਼ਨ ਸਿੰਘ ਨੰਗਲ ਲਿਖਦੇ ਹਨ ਕਿ ਦੋਹਾਂ ਮਾਈਆਂ ਨੂੰ 
ਦੋ ਸਾਲ ਬਹਾਦਰ ਗੜ੍ਹ ਦੇ ਕਿਲੇ ਵਿੱਚ ਕੈਦ ਰੱਖਿਆ ਤੇ ਫਿਰ 
ਆਪਣੇ ਪਿੰਡਾਂ ਵਿੱਚ ਨਜ਼ਰਬੰਦ ਕਰ ਦਿੱਤਾ। ਪਰ ਪਟਿਆਲਾ 
ਰੀਕਾਰਡ ਤੋਂ ਉਹਨਾਂ ਦੇ ਇਸ ਕਥਨ ਦੀ ਪੁਸ਼ਟੀ ਨਹੀਂ ਹੁੰਦੀ । 
ਨਾਜ਼ਿਮ ਅਨਾਹਦਗੜ੍ਹ (ਬਰਨਾਲਾ) ਦਾ ਪਟਿਆਲਾ ਰਿਆਸਤ 
ਦੇ ਮੀਰ ਮੁਨਸ਼ੀ ਸੱਯਦ ਮੁਹੰਮਦ ਹੁਸੈਨ ਸਾਹਿਬ ਦੇ ਨਾਮ 17 
ਮਾਰਚ 1872 ਦਾ ਗੋਬਿੰਦਗੜ੍ਹ ਤੋਂ ਲਿਖੇ ਪੱਤਰ ਵਿੱਚ ਦਰਜ 
ਵਰਿਆਮ 
5।। 5300੫130 59111 00੧ 


ਹੈ- 10 ਮਾਰਚ 1872 ਦਾ ਮੀਰ ਮੁਨਸ਼ੀ ਦਾ ਜੋ ਖਤ ਕੁਝ ਹੋਰ 
ਕਾਗਜ਼ਾਂ ਸਮੇਤ ਉਸ ਪਾਸ ਪੁੱਜਾ ਜਿਸ ਵਿੱਚ ਲਿਖਿਆ ਸੀ ਕਿ 
ਕੂਕਿਆਂ ਦੇ ਨਾਇਬ ਸੂਬਾ ਨੰਦ ਸਿੰਘ ਹੰਡਿਆਇਆ ਦੇ ਘਰ 
ਦੀ ਤਲਾਸ਼ੀ ਲਈ ਜਾਵੇ ਤੇ ਉਸਨੂੰ ਗਿਰਫਤਾਰ ਕੀਤਾ ਜਾਵੇ। 
ਸਿੰਘ ਆਪਣੇ ਪੱਤਰ ਸਮੇਤ ਫ਼ਸਾਦ ਸਮੇਂ ਕੋਟਲਾ (ਨਹੀਂ 
ਮਲੌਦ) ਵਿਖੇ ਮਾਰਿਆ ਗਿਆ ਸੀ ਅਤੇ ਉਸਦੀ ਪਤਨੀ 
ਸੀਮ੍ਤੀ ਇੰਦਾਂ, ਜਿਹੜੀ ਨਿਜ਼ਾਮਤ ਦੇ ਸਪੁਰਦ ਹੋਣੀ ਸੀ, 
ਦੇ ਸਪੁਰਦ ਹੋ ਚੁੱਕੀ ਹੈ। ਨੰਦ ਸਿੰਘ ਦੀ ਜਾਇਦਾਦ ਸਾਬਿਕ 
ਹੁਕਮ ਅਨੁਸਾਰ ਕੁਰਕ ਕੀਤੀ ਗਈ ਸੀ, ਤਾਂ ਸਿਵਾਏ 
ਖੇਤੀਬਾੜੀ ਵਾਲੀ ਜ਼ਮੀਨ ਦੇ ਹੋਰ ਕੋਈ ਜਾਇਦਾਦ ਉਸ ਦੇ 
ਘਰ ਵਿੱਚੋਂ ਬਰਾਮਦ ਨਾ ਹੋਈ ਸੀ ਕਿਉਂਕਿ ਇਹ ਨੰਦ ਸਿੰਘ 
ਆਪਣੀ ਪਤਨੀ ਸਮੇਤ ਤਿੰਨ ਸਾਲ ਤੋਂ ਆਪਣੇ ਘਰ ਦੀ 
ਬਜਾਏ, ਪੱਕੇ ਤੌਰ ਤੇ ਭੈਣੀ (ਸਾਹਿਬ) ਵਿਖੇ ਰਹਿੰਦਾ ਸੀ। ਹੁਣ 
ਵਧੇਰੇ ਇਹਤਿਆਤ ਵਜੋਂ ਹੁਕਮ ਦੇ ਮਨਸ਼ੇ ਅਨੁਸਾਰ ਤੇ ਦਾਸ 
ਦੇ ਲਿਖਣ ਮੁਤਾਬਿਕ ਲਾਲਾ ਬਿਸ਼ੰਭਰ ਦਾਸ ਸਾਹਿਬ ਨਾਇਬ 
ਨਾਜ਼ਮ ਨੇ ਜ਼ਾਤੀ ਤੌਰ ਤੇ ਕਸਬਾ ਹੰਢਿਆਇਆ ਵਿਖੇ ਜਾ ਕੇ 
ਨੰਦ ਸਿੰਘ ਦੇ ਘਰ ਦੀ ਦੋਬਾਰਾ ਤਲਾਸ਼ੀ ਕਰਵਾਈ ਤਾਂ ਉਸ ਦੇ 
ਘਰ ਵਿੱਚੋਂ ਪੋਥੀ ਆਦਿ ਸਮਾਨ ਬਰਾਮਦ ਨਹੀਂ ਹੋਇਆ। ਨੰਦ 
ਸਿੰਘ ਦੇ ਉਸੇ ਘਰ ਵਿੱਚ ਨੰਦ ਸਿੰਘ ਦਾ ਭਾਈ ਚੰਦਾ ਸਿੰਘ 
ਅੱਡ ਮਕਾਨ ਵਿੱਚ ਰਹਿੰਦਾ ਹੈ, ਨੰਦ ਸਿੰਘ ਦੀ ਕੋਠੀ ਵਿੱਚ । 
ਉਸ ਦੀ ਕੋਠੀ ਵਿੱਚੋਂ ਇੱਕ ਜਨਮ ਸਾਖੀ ਬਰਾਮਦ ਹੋਈ ਹੈ। 
ਚੰਦਾ ਸਿੰਘ ਘਰ ਤੇ ਨਹੀਂ ਮਿਲਿਆ। ਪਤਾ ਲੱਗਿਆ ਕਿ ਰਾਜੋ 
ਮਾਜਰੇ ਗਿਆ ਹੋਇਆ ਹੈ। ਉਸ ਨੂੰ ਗਿਰਫਤਾਰ ਕਰਨ ਵਾਸਤੇ 
ਹੈ।% 

ਪਟਿਆਲਾ ਰਿਆਸਤ ਕੂਕਾ ਮਸਤਾਨਿਆਂ ਦੇ ਘਰਾਂ ਵਿੱਚੋਂ 
ਮਿਲਣ ਵਾਲੀਆਂ ਪੋਥੀਆਂ ਨੂੰ ਉਹਨਾਂ ਦੇ ਉਗਰ ਵਿਚਾਰਾਂ 
ਲਈ ਪ੍ਰੇਰਕ ਸਮਝ ਕੇ, ਉਹਨਾਂ ਦੀ ਖੋਜ ਕਰਵਾ ਰਹੀ ਸੀ। 
ਉਪਰੋਕਤ ਪੱਤਰ ਵਿੱਚੋਂ, ਨੰਦ ਸਿੰਘ-ਇੰਦ ਕੌਰ ਜੋੜੇ ਦੇ 
ਇਕਲੌਤੇ ਪੁੱਤਰ (ਨਾਮ ਨਿਰਭੈ ਸਿੰਘ) ਦੀ ਇਸ ਸਾਕੇ ਵਿੱਚ 
ਸ਼ਹੀਦੀ ਪਾਉਣ ਦੀ ਸੂਹ ਮਿਲਦੀ ਹੈ, ਪਰ ਸਾਡਾ ਇਤਿਹਾਸ 
ਇਸ ਬਾਰੇ ਖਾਮੋਸ਼ ਹੈ। ਸਤਿਗੁਰੂ ਰਾਮ ਸਿੰਘ ਜੀ ਦੇ ਅਣਖੀ 
ਕੁਰਬਾਨੀਆਂ ਅੱਗੇ ਸਿਰ ਝੁਕਦਾ ਹੈ। 

ਪਟਿਆਲਾ ਰਿਆਸਤ ਨੇ ਉਸ ਦੇ ਇਲਾਕੇ ਦੇ ਜਿਹੜੇ ਵੀ 
ਕੂਕੇ 12 ਜਨਵਰੀ 1872 ਦੇ ਮਾਘੀ ਮੇਲੇ ਤੇ ਭੈਣੀ ਸਾਹਿਬ 
ਜੁਲਾਈ-2022 


ਪਿਗ110115॥0॥6% 9118.੮0।੧ 


ਵਿਖੇ ਪੁੱਜੇ ਸਨ ਸਭਨਾਂ ਦੀ ਗਿ੍‌ਰਫਤਾਰੀ ਦੇ ਹੁਕਮ ਜਾਰੀ ਕੀਤੇ 
ਸਨ ਤਾਂ ਕਿ ਉਹਨਾਂ ਦੀ ਮਲੇਰਕੋਟਲਾ ਸਾਕੇ ਵਿੱਚ ਸ਼ਮੂਲੀਅਤ 
ਦੀ ਪੜਤਾਲ ਕੀਤੀ ਜਾਏ। 

“ਪੰਜਾਬ ਸਿੰਘ (ਪੁੱਤਰ ਜਵਾਲਾ ਸਿੰਘ), ਨਿਹਾਲ ਸਿੰਘ, 
ਬਚਿਤਰ ਸਿੰਘ ਜੋਗੇ ਵਾਲਿਆਂ ਕੋ ਬਰਨਾਲੇ ਮੇਂ ਲੈ ਗਏ। 
ਥਾਨੇਦਾਰ ਨੇ ਪੁੱਛਿਆ ਤੁਸੀਂ (ਸਾਕੇ) ਵਿਚ ਸੇ ਤਾਂ ਸਿੰਘਾਂ ਨੇ 
ਕਿਹਾ, ਅਸੀਂ ਨਾਂ ਸੇ ਵਿਚ । ਥਾਨੇਦਾਰ ਨੇ ਕਿਹਾ, ਧੁਆਨੂੰ ਖ਼ਵਰ 
ਤਾਂ ਸੀ। ਸਿੰਘਾਂ ਨੇ ਕਹਿਆ ਸਾਨੂੰ ਖ਼ਵਰ ਤਾਂ ਸੀ ਪਰ ਸਾਨੂੰ 
ਹੁਕਮ (ਸਤਿਗੁਰੂ ਰਾਮ ਸਿੰਘ ਜੀ ਦਾ) ਸੀ ਕਿ ਆਪੋ ਆਪਣੇ 
ਘਰਾਂ ਨੂੰ ਚਲੇ ਜਾਵੋ । ਸੋ ਅਸੀਂ ਕਿਤੇ ਨਹੀਂ ਠਹਿਰੇ, ਘਰ ਹੀ 
ਆਇ ਗਏ ਹੈਂ। ਕਹਾ ਕਿ ਤੁਮਾਰੀ ਘੋੜੀ ਰੜ ਕਿਉਂ ਰਹੀ ? 
ਪੰਜਾਬ ਸਿੰਘ ਨੇ ਕਹਾ ਕਿ ਘੋੜੀ ਬੀਮਾਰ ਸੀ ਇਸ ਕਰ ਕੇ ਛੱਡ 
ਆਏ। ਨਾਜ਼ਮ ਨੇ ਕਹਾ ਕਿ ਤੁਮਾਰਾ ਚਲਾਨ ਸਰਹੰਦ ਬੱਸੀ ਕਾ 
ਹੈ। ਉਥੇ ਦੋ ਕੂਕੀਆਂ (ਮਾਈ ਇੰਦ ਕੌਰ ਤੇ ਖੇਮ ਕੌਰ) ਹੈਨ, ਜੇ 
ਉਹਨਾਂ ਨੇ ਕਿਹਾ ਵਿਚ ਸੇ ਤਾਂ ਤੁਮ ਫਾਂਸੀ ਜਾਂ ਤੋਪ ਅੱਗੇ 
ਉਡਾਏ ਜਾਉਗੇ, ਜੇ ਕਹਾ ਕਿ ਨਾ ਥੇ ਤਾਂ ਜੋ ਹਾਕਮ ਕੀ ਮਰਜ਼ੀ 
ਸੋ ਹੋਵੇਗਾ। ਚਾਲਾਨ ਕਰ ਦੀਆ।” 

“ਅਗਲੇ ਦਿਨ ਕਚਹਿਰੀ ਵਿਚ ਸੱਦਿਆ। ਇੱਕ ਸਿੰਘਣੀ 
ਸੇ ਪੂਛਾ ਕਿ ਇਹ ਨਾਲ ਥੇ ? ਦਿੱਤੂਪਰੇ ਵਾਲੀ ਨੇ ਕਹਾ ਕਿ ਮੈਨੂੰ 
ਨਹੀਂ ਖ਼ਵਰ। ਹੰਡਿਆਏ ਵਾਲੀ ਮਸਤਾਨੀ ਨੇ ਕਹਾ ਕਿ ਹਾਂ ਮੈਂ 
ਜਾਣਦੀ ਹਾਂ, ਸਾਡੇ ਹਮੇਸ਼ਾ ਆਉਣੇ ਜਾਣੇ ਵਾਲੇ ਹੈਂ, ਵਿੱਚ ਨਾ 
ਥੇ। ਨਾਜ਼ਮ ਨੇ ਕਿਹਾ ਕਿ ਸਾਡੀ ਤਰਫੋਂ ਰਿਹਾਇ। ਤੁਮਾਰਾ ਸੂਬਾ 
ਜੋ ਚਾਹੇ, ਸੋ ਕਰੇ। ਫੇਰ ਬਰਨਾਲੇ ਭੇਜ ਦੀਏ। ਤੀਏ ਮਹੀਨੇ 
ਜ਼ਮਾਨਤਾਂ ਲੈ ਕੇ ਛੱਡੇ ਪਾਂਚ ਪਾਂਚ ਸੈ ਕੀਆਂ ।$ 

ਰਿਹਾਈ ਤੋਂ ਬਾਅਦ ਮਾਈ ਇੰਦ ਕੌਰ ਹੰਡਿਆਏ ਆ ਗਏ। 
ਪਿੰਡ ਵਿੱਚ ਸਰਕਾਰੀ ਕਰਿੰਦੇ ਸੁਬਹਾ ਸ਼ਾਮ ਉਹਨਾਂ ਦੀ ਹਾਜਰੀ 
ਲਾਉਂਦੇ। ਭਾਂਵੇਂ ਉਹ ਨਜ਼ਰਬੰਦ ਸਨ ਫਿਰ ਵੀ ਅੰਮ੍ਰਿਤਸਰ, 
ਭੈਣੀ ਸਾਹਿਬ ਦੇ ਗੁਰਧਾਮਾਂ ਦਾ ਦਰਸ਼ਨ ਦੀਦਾਰ ਕਰ ਆਉਂਦੇ 
ਸਨ। ਕਵੀ ਕਾਲਾ ਸਿੰਘ ਨੰਗਲ ਵਾਲਿਆਂ ਨੂੰ ਆਉਂਦੇ ਜਾਂਦੇ 
ਦਰਸ਼ਨ ਦੇ ਜਾਂਦੇ ਤਾਂ ਹੀ ਕਵੀ ਜੀ ਆਪਣੀ ਇਤਿਹਾਸ ਖੋਜ 
ਲਈ, ਮਾਈ ਜੀ ਦੇ ਰਿਣੀ ਹਨ। ਉਹ ਪੇਕਿਆਂ ਵੱਲੋਂ ਸਿੱਧੂ 
ਜ਼ਿਮੀਦਾਰ ਘਰਾਣੇ ਨਾਲ ਸਬੰਧਿਤ ਸਨ। ਸ੍ਰ. ਬਦਨ ਸਿੰਘ 
ਮਲੰਦ ਵਾਲਾ ਵੀ ਸਿੱਧੂ ਸੀ ਪਰ ਮਾਤਾ ਨੇ ਜਦੋਂ ਉਹ ਜੱਥੇ ਨੂੰ 
ਠੀਕ ਪੇਸ਼ ਨਾ ਆਇਆ ਤਾਂ ਉਸਦੇ ਮੱਥੇ ਵਿੱਚ ਸਫਾ ਜੰਗ ਦਾ 
ਸਿੱਧਾ ਵਾਰ ਕਰ ਕੇ ਫੱਟੜ ਕਰ ਦਿੱਤਾ। ਬਿਸ਼ਨ ਸਿੰਘ ਹੋਰਾਂ 
ਮੁਤਾਬਿਕ ਕੋਟਲੇ ਦੇ ਪਠਾਣ ਕੁਤਬ ਖਾਨ ਜੋ ਆਪ ਦਾ ਨਿਸ਼ਾਨ 
ਲੈ ਕੇ ਭੱਜਿਆ ਸੀ, ਉਸ ਦਾ ਵੱਧ ਵੀ ਮਾਤਾ ਨੇ ਸਫਾ ਜੰਗ 
ਨਾਲ ਕਰ ਦਿੱਤਾ। ਮਾਤਾ ਇੰਦ ਕੌਰ ਉਹ ਵੀਰਾਂਗਣਾ, ਰਣ 
ਵਰਿਆਮ 
5।। 5300੫130 59111 00੧ 


ਚੰਡੀ ਸੀ ਜਿਸ ਤੇ ਇਤਿਹਾਸ ਜਿਤਨਾ ਵੀ ਮਾਣ ਕਰੇ ਥੋਹੜਾ 
ਹੈ। ਮਾਤਾ ਇੰਦ ਕੌਰ 1951 ਬਿ. (1894 ਈ.) ਵਿੱਚ ਭੈਣੀ 
ਸਾਹਿਬ ਹੁਕਮ ਸੱਤ ਹੋ ਗਈ। ਮਾਤਾ ਖੇਮ ਕੌਰ ਨੇ 1931 ਬਿ. 
(ਮੁਤਾਬਿਕ 1875 ਈ.) ਵਿੱਚ ਦਿੱਤੂ ਪੁਰੇ ਚੜ੍ਹਾਈ ਕੀਤੀ ।$ 
-ਹਵਾਲੇ ਤੇ ਟਿੱਪਣੀਆਂ- 
1. ਸੰਤ ਸੰਤੋਖ ਸਿੰਘ ਬਾਹੋਵਾਲ (ਸੰ. ਜਸਵਿੰਦਰ ਸਿੰਘ) 
ਸਤਿਗੁਰੂ ਬਿਲਾਸ ਭਾਗ 1, ਸਫਾ 461 
2. ਸੰਤ ਬਿਸ਼ਨ ਸਿੰਘ ਹਿਸਟੋਰੀਅਨ- ਆਜ਼ਾਦੀ ਦੀ ਲਹਿਰ 
ਤੇ ਨਾਮਧਾਰੀ ਦੇਵੀਆਂ, ਸਫਾ 46 
3. ਸੂਬਾ ਸੁਰਿੰਦਰ ਕੌਰ ਖਰਲ, ਲੁਕਿਆ ਸੱਚ (ਪਟਿਆਲਾ 
ਦਸਤਾਵੇਜ਼) ਸਫਾ 185-88 
4. ਸੰਤ _ਕਾਲਾ ਸਿੰਘ ਨੰਗਲ ਵਾਲੇ ਕ੍ਰਿਤ “ਸਿੰਘਾਂ 
ਨਾਮਧਾਰੀਆਂ ਦਾ ਪੰਥ ਪ੍ਰਕਾਸ਼”, ਸੰ. ਦੇਵਿੰਦਰ ਸਿੰਘ 
ਗਿੱਲ (ਜੀਆ ਨੱਥਾ), ਸਫਾ 137 
ਸੰਤ ਸੰਤੋਖ ਸਿੰਘ ਬਾਹੋਵਾਲ, ਉਪਰੋਕਤ, ਸਫਾ 464-67 
ਸੰਤ ਕਾਲਾ ਸਿੰਘ ਨੰਗਲ, ਉਪਰੋਕਤ, ਸਫਾ 169-71 
ਉਪਰੋਕਤ, ਸਫਾ 166 
ਸੰਤ ਨਿਧਾਨ ਸਿੰਘ ਜੀ ਕਾਦਰਾਬਾਦ (ਸੰ. ਡਾ. ਅਮਰ 
ਭਾਰਤੀ), ਸ੍ਰੀ ਸਤਿਗੁਰੂ ਬਿਲਾਸ, ਪਾਤਸ਼ਾਹੀ ਬਾਰ੍ਹਵੀਂ, 
ਸਫਾ 130 
9. ਹਰਨਾਮ ਸਿੰਘ ਸ੍ੈਚ ਬਗੁਲੀ ਕਲਾਂ, ਕਿੱਸਾ ਸੰਤ ਖਾਲਸਾ, 
ਛਾਪ ਪਹਿਲੀ 1935 ਈ., ਸਫਾ 39-40 
10. ਸੰਤ ਇੰਦਰ ਸਿੰਘ ਚੱਕਰਵਰਤੀ, ਮਹਾਂ-ਕਾਵਿ, ਮਾਲਵੇਂਦ, 
ਸਫਾ 361-62 
11. ਹਰਸਾ ਸਿੰਘ ਚਾਤਰ, ਰੂਹਾਂ ਜਾਗੀਆਂ (ਨਾਮਧਾਰੀਆਂ 
ਦੀਆਂ ਦੋ ਵਾਰਾਂ), ਹਰਮੰਦਰ ਪੁਸਤਕ ਭੰਡਾਰ, ਅੰਮ੍ਰਿਤਸਰ, 
1971 ਈ., ਸਫਾ 28-29 
12. ਸੰਤ ਸੰਤੋਖ ਸਿੰਘ ਬਾਹੋਵਾਲ, ਉਪਰੋਕਤ, ਸਫਾ 475 
13. ਸਰ. ਨਾਹਰ ਸਿੰਘ ਐਮ.ਏ. (ਸੰ.), ਗੁਰੂ ਰਾਮ ਸਿੰਘ ਐਂਡ ਦਾ 
ਕੂਕਾ ਸਿੱਖਜ਼ (ਦਸਤਾਵੇਜ਼), ਭਾਗ 2, ਸਫਾ 34 
14. ਸੂਬਾ ਸੁਰਿੰਦਰ ਕੌਰ ਖਰਲ (ਸੰ.) - ਉਪਰੋਕਤ, ਸਫਾ 364 
15. ਸੰਤ ਸੰਤੋਖ ਸਿੰਘ ਬਾਹੋਵਾਲ, ਉਪਰੋਕਤ, ਸਫਾ 490 
16. ਸੰਤ ਬਿਸ਼ਨ ਸਿੰਘ ਨੰਗਲ, ਉਪਰੋਕਤ, ਸਫਾ 54 
ਪਿੰਡ ਤੇ ਡਾਕਘਰ: ਕਰੀਵਾਲਾ, 
ਜ਼ਿਲ੍ਹਾ: ਸਿਰਸਾ-125075 (ਹਰਿਆਣਾ) 
ਸੰਪਰਕ: 99963-71716 


੦ ੭੩੦੭ ਹਾ 


ਜੁਲਾਈ-2022 


ਧਿਗ110115॥03॥6% 90118.੮0।੧ 


ਗ਼ਜ਼ਲ ਸਭ ਨੂੰ ਤੇਰੀ ਪ੍ਰਵਾਨ ਹੁੰਦੀ ! 
ਤੇਰੇ ਸ਼ਬਦਾਂ 'ਚ ਕੋਈ ਜਾਨ ਹੌਦੀ ! 
ਮਖੌਟੇ ਇਸ ਕਦਰ ਨੇ ਚਿਹਰਿਆਂ 'ਤੇ, 
ਕਿਸੇ ਦੀ ਛੇਤੀ ਕਦ ਪਹਿਚਾਨ ਹੁੰਦੀ ! 
ਕੋਈ ਸੁਪਨਾ ਜੇ ਤੂੰ ਵੀ ਬੀਜਦਾ ਤਾਂ , 
ਨਾ ਮਨ ਦੀ ਭੋਇ ਇਓਂ ਵੀਰਾਨ ਹੁੰਦੀ ! 
ਇਹ ਮਨ ਦੇ ਸਰਵਰ ਹੁੰਦੇ ਗੈਧਲੇ ਨਾ , 
ਜੇ ਨੀਅਤ ਨਾ ਕਿਤੇ ਬਈਮਾਨ ਹੈਦੀ ! 
ਕਿਲੇ ਹਉਮੈਂ ਦੇ ਉੱਸਰਦੇ ਨਾ ਜੇਕਰ , 
ਇਹ ਬਸਤੀ ਏਨੀ ਨਾ ਬੇ ਜਾਨ ਹੁੰਦੀ! 
ਤੁਸੀਂ ਹੱਥਾਂ 'ਚ ਤਲਵਾਰਾਂ ਕਿਓਂ ਫੜ੍ਹੀਆਂ ? 
ਕਿ ਹੱਕ , ਸੱਚ ਦੇ ਲਈ ਕਿਰਪਾਨ ਹੁੰਦੀ ! 
ਉਹ ਖ਼ੁਦ ਨੂੰ ਸ਼ਹਿਰ ਵਿੱਚ ਦਾਨੀ ਕਹਾਉਦੈ' , 
ਜਿਦ੍ਰੇ ਬੋਝੇ 'ਚ ਖੋਟੀ ਭਾਨ ਹੈਦੀ ! 
ਤੇਰੀ ਮਾਸੂਮੀਅਤ ਨੂੰ ਦੇਖ ਲੋਚੀ , 
ਇਹ ਦੁਨੀਆ ਏਨੀ ਕਿਓਂ ਹੈਰਾਨ ਹੁੰਦੀ ! 


ਕਿਸ ਤਰ੍ਹਾਂ ਦਾ ਹੋਦਾ ? 


ਮਾਂ ਦੇ ਉਹ ਪਿਆਰੇ ਬੋਲ 
ਅੱਜ ਵੀ ਮੇਰੇ ਐਗ-ਸੈਗ ਨੇ 
ਅੱਜ-ਕੱਲੂ ਮੈਂ 

ਵੱਡਾ ਬੈਦਾ 

ਬਣਨ ਦੀ ਕੋਸ਼ਿਸ਼ ਵਿੱਚ ਹਾਂ। 


€129 ------------------= ਜੁਲਾਈ-2022 
5।। 5300੫130 59111 000੧ 


ਧਿਗ110115॥0॥6% 90118.੮0।੧ 


[| 
੨ 

ਆਹ ਮੇਰੀ ਗੁੱਡੀ ਰੱਖ ਲਈਂ ਬਾਪੁ 

ਮਨ ਮਸਤਕ ਵਿੱਚ ਕਾਲਖਾਂ, ਮੂੰਹ ਦੇ ਵਿੱਚ ਸ਼ਲੋਕ ! ਤੰ ਆਪਣੀ ਤਾਂ ਅੱਜ ਤੋਰ ਤੀ। 
ਦੋਧੇ ਵਸਤਰ ਪਹਿਨ ਕੇ , ਕਿੱਧਰ ਚੱਲੇ ਲੋਕ ! ੍‌ 
ਦੋ ਭਾਈਆਂ ਦੀਆਂ ਕੋਠੀਆਂ , ਪਰ ਅਦਰ ਇੱਕ ਹੁਕ, ਮੀ 
ਮਾਂ ਪੁੱਤਾਂ ਨੂੰ ਪੁੱਛਦੀ , ਕਿੱਥੇ ਮੇਰਾ ਸੰਦੂਕ ! ਵਿ ਹਜ 
ਰਾ ਨਾ ਜਿਸ ਨਾਲ ਲੜਦਾ ਸੀ ਮੌਕਾ ਲੱਭ ਕੇ 


ਕਿੱਥੋਂ ਕਲਯੁਗ ਆ ਗਿਆ, ਰਿਸ਼ਤੇ ਤਾਰੋ ਤਾਰ , ਜੇ ਰੋਣਾ ਆ ਤਾਂ ਸਾਹਮਣੇ ਹੀ ਰੋ ਲਾ 
ਬੇਬੇ ਬਾਪੁ ਸੋਚਦੇ , ਚੱਲੀਏ ਹਰੀਦੁਆਰ ! ਮੀਵੇਂ ਰੋਵੀਂ ਨ ਦੱਬ-ਦੱਬ ਕੇ 

ਵਾਹ ਓਏ ਦੇਸ ਦੁਆਬਿਆ , ਕਿੱਥੇ ਤੇਰੀ ਸ਼ਾਨ , ਖ਼ਿਆਲ ਰੱਖਦਾ ਸੀ_ਜਿਹਦੀ ਜ਼ਿੰਦਗੀ ਦਾ 
ਪੁੱਤ ਪ੍ਰਦੇਸੀ ਹੋ ਗਏ , ਸੈਨੇ ਪਏ ਮਕਾਨ ! ਉਹਦੀ ਜ਼ਿੰਦਗੀ ਹੋਰ ਨਾਲ ਜੋੜ ਤੀ 


ਚਿਆਂ ਬੈਦਿਆਂ ੬. ਰੀ ਆਹ ਤੁੰ ਵੀ ਰੱਖ ਲਾ ਛੋਟੀ ਗੁੱਡੀ 
ਰੀ ਆਪਣੀ ਵੱਡੀ ਤਾਂ ਅੱਜ ਤੋਂਰ `ਤੀਂ॥ 

ਨਾਨਕ ਦੇ ਦਰ ਲੋਚੀਆ , ਟੱਪਦੇ ਫਿਰਨ ਮਸੈਦ ! 

ਸੈਪਾਰਕ- 98142-53315 


ਮਾਂ ਨੇ ਧੀ ਨੂੰ ਕਿਹਾ............ 
ਪੇਕਿਆਂ ਨੂੰ ਯਾਦ ਤੂੰ ਘੱਟ ਕਰੀਂ 
ਮਾਂ ਵੀਰ ਵੀ ਤੂੰ ਹੀ ਜੰਮਿਆ ਐ ਹੁਣ ਸੁਹਰਿਆਂ ਵਿੱਚ ਜਾ ਘੁਲ ਜਾਵੀਂ 
ਉਹਨੂੰ ਵੀ ਭੇਜ ਹੋਰਾਂ ਕੋਲ ਮੇਰੀ ਵੀ ਅੱਖ ਭਰ ਆਈ ਐ 
ਤੂੰ ਮੈਨੂੰ ਹੀ ਕਿਉਂ ਰੋਲਦੀ ਇਹੀ ਸੱਚਾਈ ਹੈ ਦੁਨੀਆਂ ਦੀ 
ਜੇ ਇੰਨੀ ਹੀ ਮੈਂ ਮਾੜੀ ਆਂ ਧੀ ਹੁੰਦੀ ਹਮੇਸ਼ਾ ਪਰਾਈ ਐ। 
ਫਿਰ ਕੰਨ ਕਿਉਂ ਨਹੀਂ ਮਰੋੜਦੀ ੨ ਸੋ 


ਆਹ ਮੋਰੀ ਗੁੱਡੀ ਰੱਖ ਨੀ ਅੰਮੀਏ ਵਾ 
ਤੂੰ ਆਪਣੀ ਤਾਂ ਅੱਜ ਤੋਰ ਤੀ। ਨੀ ਜਿਹਨੂੰ ਤੂੰ ਸੁਣਾਉਂਦੀ ਐਂ 
ਉਹ ਵੀ ਇੱਕ ਘਰ ਛੱਡ ਕੇ ਆਈ ਐ 


ਬਾਪੂ ਤੂੰ ਵੀ ਕਰਤੀ ਬੇਗਾਨੀ ਅੱਜ ਪਹਿਲਾਂ ਪਹਿਲਾਂ ਰੋਈ ਸੀ ਮੈਂ ਵੀ 
ਜਿਹਨੂੰ ਪਰੀ ਪਰੀ ਤੂੰ ਕਹਿੰਦਾ ਸੀ ਫਿਰ ਆਦਤ ਜਿਹੀ ਬਣ ਆਈ ਐ 
ਵੇ ਚਿਕੌਰਾ ਉਹੀ ਤੇਰਾ ਚੰਨ ਆ ਇਹੀ ਤਤੀ ਤਿਨਿ 
ਜਿਹਨੂੰ ਵੇਖੋ ਬਿਨਾਂ ਨ ਰਹਿੰਦਾ ਸੀ ਰਿ 
ਹੁਣ ਕਿਵੇਂ ਤੂੰ ਮੈਨੂੰ ਬਾਬਲਾ ਸੰਪਰਕ: 86999-43622 
ਹੋਣ ਦੇ ਰਿਹਾ ਕਿਸੇ ਹੋਰ ਦੀ 
ਵਰਿਆਮ ---- %8 --------------- ਜਲਾਈ-2022 


5।। 5300013011 511011। ੬01 ਧਿਗ1101315॥03/6€ 9118.੮0।। 


ਇਕ ਸ਼ਹਿਰ, ਇਕ ਘਰ 
ਇਕ ਛੱਤ ਥੱਲੇ ਵੀ 
ਅਜਨਬੀ ਬਣ ਜਾਂਦੇ ਨੇ ਲੋਕ 
ਪਤਾ ਨਹੀਂ ਫਿਰ ਵੀ ਕਿਉਂ 
ਪਰਿਵਾਰ ਅਖਵਾਂਦੇ ਨੇ ਲੋਕ ? 


ਹਰ ਕੋਈ ਬਾਹਰੋਂ ਆਉਂਦਾ ਹੈ 
ਆਪਣੇ ਕਮਰੇ 'ਚ ਜਾਂਦਾ ਹੈ 
ਕੋਈ ਅਰਾਮ ਫੁਰਮਾਉਂਦਾ ਹੈ 
ਕੋਈ ਕੰਪਿਊਟਰ ਚਲਾਉਂਦਾ ਹੈ 
ਤੇ ਕੋਈ ਅਨੰਦ ਲੈਂਦਾ ਹੈ 
ਟੀ.ਵੀ ਤੇ ਮੈਚ ਦਾ 

ਤੇ ਕੋਈ ਫੋਨ ਕੈਨ ਨੂੰ ਲਾਉਂਦਾ ਹੈ। 


ਕਿਸੇ ਕੋਲ ਵਿਹਲ ਹੀ ਨਹੀਂ 

ਇਕ ਦੂਜੇ ਦੇ ਚਿਹਰੇ ਪੜ੍ਹਨ ਦੀ 
ਜਾਂ ਫਿਰ ਆਦਤ ਹੀ ਨਹੀਂ 

ਆਪਸ 'ਚ ਗੱਲ ਕਰਨ ਦੀ। 
ਸਿਰਫ ਵਿਹਲ ਹੈ ਤਾਂ- 
ਮੋਬਾਇਲ ਕਰਨ ਦੀ, ਤੇ ਸੁਣਨ ਦੀ 
ਦੋਸਤਾਂ ਦਾ ਹਾਲ ਪੁੱਛਣ ਦੀ 

ਤੇ ਆਪਣਾ ਹਾਲ ਦੱਸਣ ਦੀ। 


ਕੀ ਕਰਨ ਵਿਚਾਰੇ- 
ਸਰਕਲ ਹੀ ਹੈ ਐਨਾ 
ਸਮਾਂ ਹੀ ਨਹੀਂ 

ਇਕ ਦੂਜੇ ਨਾਲ ਗੱਲ ਕਰਨ ਦਾ 
ਸੁਣਨ ਦਾ ਤੇ ਹੈਗਾਰਾ ਭਰਨ ਦਾ। 


ਵਰਿਆਮ 


ਘਰ `ਚ ਬਜ਼ੁਰਗ ਮਾਂ ਵੀ ਹੈ 

ਜਿਸਨੇ ਪੁਰਾਣੇ ਰੁੱਖ ਵਾਂਗ 

ਆਪਣੇ ਸਿਰ ਝੱਲੀਆਂ ਨੇ ਤਿੱਖੜ ਧੁੱਪਾਂ 
ਤੇ ਸਭ ਨੂੰ ਵੰਡੀਆਂ ਨੇ ਠੰਢੀਆਂ ਛਾਵਾਂ। 
ਉਸਦੀ ਥਾਂ ਹੈ- ਇਕ ਨੁੱਕਰੇ 

ਖਾਣ- ਪੀਣ ਤਾਂ ਮਿਲ ਜਾਵੇ 

ਘਰ ਦਾ ਮੈਂਬਰ ਨਜ਼ਰ ਨਾ ਆਵੇ 

ਦੋ ਬੋਲਾਂ ਦੀ ਸਾਂਝ ਜੋ ਪਾਵੇ। 


ਉਸ ਨੂੰ ਇਝ ਜਾਪਦਾ- ਕਿ ਉਹ ਤਾਂ 
ਫਸਲ ਉਗਾਣ ਵਾਲੀ ਜ਼ਮੀਨ ਹੈ 

ਜਾਂ ਫਿਰ ਘਸੀ ਹੋਈ ਕੋਈ ਮਸ਼ੀਨ ਹੈ 
ਕਦੇ ਉਹ ਸੋਚਦੀ ਕਿ- 

ਉਹ ਤਾਂ ਗਿੱਲੀ ਲੱਕੜੀ ਹੈ 

ਜੋ ਧੁਖਦੀ ਹੀ ਰਹੇਗੀ ਪਰ ਬਲੇਗੀ ਨਹੀਂ 
ਜੇ ਬਲ ਪਈ ਤਾਂ- 

ਉਸ ਦਾ ਪਰਿਵਾਰ ਹੋ ਜਾਏਗਾ ਰਾਖ 

ਜੋ ਉਹ ਜਰੇਗੀ ਨਹੀਂ। 


ਇੱਕ ਸ਼ਹਿਰ ਇੱਕ ਘਰ 

ਇੱਕ ਛੱਤ ਥੱਲੇ ਵੀ, 
ਅਜਨਬੀ ਬਣ ਜਾਂਦੇ ਨੇ ਲੋਕ 
ਪਤਾ ਨਹੀਂ ਫਿਰ ਵੀ ਕਿਉਂ 
ਪਰਿਵਾਰ ਅਖਵਾਂਦੇ ਨੇ ਲੋਕ? 


ਸੈਪਰਕ -98728 60488 


੧9 
5।। 5300੫130 59111 000੧ 


ਜੁਲਾਈ-2022 
ਧਿਗ110115॥0% 90118.੮0।। 


ਪੰਡਿਤ ਸ਼ਿਵ ਕੁਮਾਰ ਸ਼ਰਮਾ ਜੀ 
ਨਾਲ ਮੇਰੇ ਜੀਵਨ ਦੀ ਸੰਗੀਤਮਈ ਯਾਤਰਾ 


1974 ਵਿੱਚ, ਸਾਈਂਸ ਕਾਲੇਜ, ਜਬਲਪੁਰ ਤੋਂ ,ਮੈਂ ਆਪਣੀ 
ਪੜ੍ਹਾਈ ਖਤਮ ਕੀਤੀ ਸੀ, ਕੰਮ ਨਹੀਂ ਸੀ, ਮੇਰੇ ਪਿਤਾ ਜੀ ਨੇ ਕਿਹਾ 
ਕਿ ਸਰੀ ਭੈਣੀ ਸਾਹਿਬ ਸਵਾ ਲੱਖ ਪਾਠ ਚਲਦੇ ਪਏ ਨੇ ਤੂੰ ਵੀ ਜਾ ਕੇ 
ਹਿੱਸਾ ਪਾ। ਮੈਂ ਆਪਣੀ ਤਿਆਰੀ ਕਰ ਲਈ ਤੇ ਕੁੱਝ ਦਿਨਾਂ ਬਾਅਦ 
ਹੀ ਸਰੀ ਭੈਣੀ ਸਾਹਿਬ ਪਹੁੰਚ ਗਿਆ ਤੇ ਸੰਤ ਪੂਰਨ ਸਿੰਘ ਜੀ ਹੁਰਾਂ 
ਦੇ ਘਰ ਡੇਰਾ ਮਿਲ ਗਿਆ। 

ਅੰਮ੍ਰਿਤ ਛੱਕ ਕੇ ਪਾਠਾਂ ਵਿੱਚ ਲਗ ਗਿਆ। ਉਹਨਾਂ ਦਿਨਾਂ 
ਵਿੱਚ ਹਰੀ ਮੰਦਰ ਵਿੱਚ ਪਾਠ ਹੁੰਦੇ ਸਨ। ਅੱਧੇ ਹਿੱਸੇ ਵਿੱਚ ਸੀ 
ਆਸਾ ਦੀ ਵਾਰ ਦਾ ਕੀਰਤਨ ਹੁੰਦਾ ਸੀ, ਤੇ ਅੱਧੇ ਹਿੱਸੇ ਵਿੱਚ 
ਕਤਾਰਾਂ ਵਿੱਚ ਬੈਠ ਕੇ ਪਾਠੀ ਪਾਠ ਕਰਦੇ ਸਨ। 

ਹਾਲੇ ਥੋੜ੍ਹੇ ਹੀ ਦਿਨ ਹੋਏ ਸਨ ਮੈਨੂੰ ਪਾਠ ਕਰਦੇ ਨੂੰ ਕਿ ਇੱਕ 
ਦਿਨ ਸ੍ਰੀ ਮਹਾਰਾਜ ਬੀਰ ਸਿੰਘ ਜੀ ਨੇ ਮੈਨੂੰ ਵੇਖਿਆ ਤੇ ਕਹਿਣ 
ਲਗੇ ਕਿ ਤੂੰ ਤਾਂ ਤਬਲਾ ਵਜਾਉਂਦਾ ਹੁੰਦਾ ਸੀ, ਛੱਡ ਦਿੱਤਾ ਹੈ 
ਹੁਣ? ਮੈ ਕਿਹਾ ਨਹੀਂ ਜੀ, ਵਜਾਉਂਦਾ ਹਾਂ ਹੁਣ ਵੀ। ਉਹਨਾਂ ਨੇ 
ਮੈਨੂੰ ਹੁਕਮ ਕੀਤਾ ਕਿ ਇਥੇ ਉਸਤਾਦ ਨਿਹਾਲ ਸਿੰਘ ਜੀ ਹਨ 
ਉਹਨਾਂ ਕੋਲੋਂ ਪਖਾਵਜ ਸਿੱਖਿਆ ਕਰ, ਪਾਠ ਰਹਿਣ ਦੇ ਬਹੁਤ 
ਸਿੰਘ ਹਨ ਪਾਠ ਕਰਨ ਵਾਸਤੇ। ਮੈਂ ਸਤਿ ਬਚਨ ਕਹਿਕੇ ਉਸਤਾਦ 
ਜੀ ਕੋਲੋਂ ਪਖਾਵਜ ਦੀ ਵਿਦਿਆ ਹਾਸਲ ਕਰਨ ਲਗ ਪਿਆ। ਫਿਰ 
ਹੌਲੀ-ਹੌਲੀ ਆਸਾ ਦੀ ਵਾਰ ਵਿੱਚ ਤੇ ਸ਼ਾਮ ਦੇ ਦਿਵਾਨ ਵਿੱਚ 
ਤਬਲੇ ਦੀ ਸੇਵਾ ਕਰਨ ਲਗ ਪਿਆ। 

ਸੀ ਸਤਿਗੁਰੁ ਜਗਜੀਤ ਸਿੰਘ ਜੀ ਜਦੋਂ ਵੀ ਕਦੀ ਬਾਹਰ ਦੇ 
ਦੌਰੇ ਤੋਂ ਆਉਂਦੇ ਸਨ ਤੇ ਨਾਥ ਜੀ ਦੀ ਹੱਟੀ ਦੇ ਲਾਗੇ ਬਾਹਰ ਦੇ ਡੇਰੇ 
ਬੈਠ ਕੇ ਸਭ ਬੱਚਿਆਂ ਤੋਂ, ਸੰਗੀਤ ਸੁਣਦੇ ਸਨ, ਕਿਸਨੇ ਕਿੰਨੀ 
ਤਰੱਕੀ ਕੀਤੀ ਹੈ, ਵੇਖਦੇ ਸਨ। 

ਸਮਾਂ ਬੀਤਦਾ ਗਿਆ, ਮੈਂ ਹੁਣ ਸੰਤ ਪੂਰਨ ਸਿੰਘ ਜੀ ਹੁਰਾਂ ਦੇ 
ਘਰ ਨੂੰ ਛੱਡ ਕੇ ਨਾਥ ਜੀ ਦੀ ਹੱਟੀ ਦੇ ਨਾਲ ਦੇ ਕਮਰਿਆਂ ਵਿੱਚ 
ਰਹਿੰਦਾ ਸੀ। ਤਕਰੀਬਨ ਇੱਕ ਸਾਲ ਗੁਜ਼ਰ ਗਿਆ ਇਸੇ ਤਰ੍ਹਾਂ ਹੀ 
ਪਖਾਵਜ ਸਿਖਦਿਆਂ ਤੇ ਸੀ ਆਸਾ ਦੀ ਵਾਰ ਤੇ ਸ਼ਾਮ ਦੇ ਦਿਵਾਨਾਂ 
ਵਿੱਚ ਸੇਵਾ ਕਰਦਿਆਂ। ਇੱਕ ਦਿਨ ਸ੍ਰੀ ਸਤਿਗੁਰੂ ਜੀ ਨੇ ਮੈਨੂੰ 
ਹੁਕਮ ਕਰਕੇ ਆਪਣੇ ਕੋਲ ਬਾਹਰ ਦੇ ਡੇਰੇ ਸੱਦਿਆ। ਮੇਰੇ ਮਨ ਵਿੱਚ 
ਖਿਆਲ ਆਇਆ ਕੇ ਕਿਤੇ ਸ੍ਰੀ ਸਤਿਗੁਰੂ ਜੀ ਇਹ ਹੁਕਮ ਨਾ ਕਰ 

ਵਰਿਆਮ 


5।। 5300੫130 59111 000੧ 


ਪੱਡਤ /ਸ਼ਵ ਕੁਮਾਰ ਸ਼ਰਮਾ ਜੰ ਅਤੇ ਹਰਜਿੰਦਰ ਪਾਲ /ਨੱਘ 
ਦੇਣ ਕਿ ਕੱਲ ਸਵੇਰੇ ਤੇਰਾ ਆਨੰਦ ਕਾਰਜ ਕਰਨਾ ਹੈ। ਮੈਂ ਘਬਰਾ 
ਗਿਆ ਤੇ ਆਪਣੇ ਮਨ ਵਿੱਚ ਹੀ ਤਰਕੀਬਾਂ ਜਾਂ ਬਹਾਨੇ ਸੋਚਣ 
ਲੱਗ ਪਿਆ। 

ਜਦੋਂ ਮੈ ਸਤਿਗੁਰੂ ਜੀ ਦੇ ਕੋਲ ਗਿਆ, ਮੱਥਾ ਟੇਕਿਆ ਤੇ 
ਸਤਿਗੁਰੂ ਜੀ ਇਕੱਲੇ ਹੀ ਸਨ, ਮੈਨੂੰ ਕਹਿਣ ਲੱਗੇ ਕਿ ਹਰਜਿੰਦਰ ਤੂੰ 
ਪੜ੍ਹਾਈ ਕਿੰਨੀ ਕੀਤੀ ਹੈ? ਮੈ ਅਰਜ਼ ਕੀਤੀ ੩.5੦. ਕੀਤੀ ਹੈ। 
ਸਤਿਗੁਰੂ ਜੀ ਕਹਿਣ ਲੱਗੇ ਕਿ ਅੱਗੇ ਕਿ ਸੋਚਿਆ ਹੈ, ਕੀ ਕਰਨਾ 
ਹੈ? ਮੇਰੇ ਮਨ ਵਿੱਚ ਉਹੀ ਡਰ ਕਿ ਕਿੱਤੇ ਆਨੰਦ ਕਾਰਜ ਦਾ ਹੁਕਮ 
ਨਾ ਹੋ ਜਾਵੇ। ਕਿਉਂਕਿ ਇਹ ਉਹ ਸਮਾਂ ਸੀ ਕਿ ਜਦੋਂ ਸਤਿਗੁਰੁ ਜੀ 
ਕਿਸੇ ਵੀ ਸਿੱਖ ਨੂੰ ਹੁਕਮ ਕਰ ਦਿੰਦੇ ਸੀ ਕਿ ਕੱਲ ਸਵੇਰੇ ਤੇਰਾ ਆਨੰਦ 
ਕਾਰਜ ਕਰਨਾ ਹੈ, ਤੇ ਕਰ ਦਿੰਦੇ ਸੀ। 

ਜਦੋਂ ਸਤਿਗੁਰੁ ਜੀ ਨੇ ਪੁੱਛਿਆ ਕਿ ਅੱਗੇ ਕੀ ਕਰਨਾ ਹੈ ਤੇ ਮੈਂ 
ਕਿਹਾ, ਕਿ #.5੦. ਕਰਨਾ ਚਾਹੁੰਦਾ ਹਾਂ (ਇਹ ਇੱਕ ਦਮ ਝੂਠ ਸੀ, 
ਆਨੰਦ ਕਾਰਜ ਨਾ ਕਰਵਾਉਣ ਦਾ ਬਹਾਨਾ ਸੀ)। 

ਮੈਂ ਕਿੰਨਾ ਮੂਰਖ ਸੀ, ਆਪਣੇ ਸਤਿਗੁਰੁ ਅੱਗੇ, ਅਕਾਲ ਪੁਰਖ 
ਅੱਗੇ ਝੁੱਠ ਬੋਲ ਰਿਹਾ ਸੀ। ਉਹ ਮਾਲਕ ਜੋ ਸਭ ਜਾਣਦਾ ਹੈ ਉਸ 
ਅੱਗੇ ਝੂੱਠ ਬੋਲ ਰਿਹਾ ਸੀ। 
ਜੁਲਾਈ-2022 


ਧਿਗ110115॥0/6% 90118.੮0।੧ 


ਖੇਰ, ਸਤਿਗੁਰੁ ਜੀ ਪੁੱਛਣ ਲੱਗੇ, ਕਿ ਬੰਬੇ ਦੇ ਕਾਲਜ 
ਜਬਲਪੁਰ ਨਾਲੋਂ ਅੱਛੇ ਨੇ? ਮੈ ਕਿਹਾ ਜੀ ਪਤਾ ਨਹੀਂ। ਤੇ ਆਪ ਹੀ 
ਬਚਨ ਕੀਤਾ ਕਿ ਚੰਗੇ ਨੇ ਬੰਬੇ ਦੇ ਕਾਲਜ। 

ਫਿਰ ਪਾਤਸ਼ਾਹ ਜੀ ਪੁੱਛਣ ਲੱਗੇ ਕਿ ਤੁਸੀਂ ਕਿੰਨੇ ਭੈਣ-ਭਰਾ 
ਹੋ, ਮੈਂ ਕਿਹਾ ਜੀ ਅਸੀਂ ਤਿੰਨ ਭਰਾ ਅਤੇ ਦੋ ਭੈਣਾਂ ਹਾਂ। ਫਿਰ 
ਸਤਿਗੁਰੂ ਜੀ ਬਚਨ ਕੀਤਾ ਕਿ ਚਲੋਂ ਜੇ ਇੱਕ ਮੁੰਡਾ ਮੈਂ ਲੈ ਵੀ 
ਲਿਆ, ਮੇਲਾ ਸਿੰਘ ਕੋਲ ਫਿਰ ਵੀ ਦੋ ਮੁੰਡੇ ਹਨ। ਫਿਰ ਬਚਨ 
ਕੀਤਾ ਕਿ ਤੂੰ ਆਪਣੇ ਪਿਤਾ ਨੂੰ ਚਿੱਠੀ ਪਾ ਕੇ ਦੱਸ ਦੇ ਕਿ ਸਤਿਗੁਰੁ 
ਜੀ ਨੇ ਇਸ ਤਰ੍ਹਾਂ ਹੁਕਮ ਕੀਤਾ ਹੈ ਤੇ ਉਹਨਾਂ ਦੀ ਆਗਿਆ ਲੈ 
ਲਾ। ਮੈਂ ਪਿਤਾ ਜੀ ਨੂੰ ਚਿੱਠੀ ਪਾ ਦਿੱਤੀ। 

ਫਿਰ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਮੈਂ ਚਾਹੁੰਦਾ ਹਾਂ ਕਿ 
ਤੈਨੂੰ ਬੰਬਈ ਭੇਜਾਂ , ਨਾਲੇ ਤੇ ਤੂੰ ਆਪਣੀ ਪੜ੍ਹਾਈ (#.56.) ਕਰ 
ਤੇ ਨਾਲੇ ਉੱਥੇ ਪੰ. ਸ਼ਿਵ ਕੁਮਾਰ ਸ਼ਰਮਾ ਜੀ ਰਹਿੰਦੇ ਹਨ, ਬਹੁਤ 
ਅੱਛੇ ਇਨਸਾਨ, ਅਤੇ ਅੱਛੇ ਕਲਾਕਾਰ ਹਨ, ਉਹਨਾਂ ਕੋਲੋਂ ਸੰਤੂਰ 
ਵਾਦਨ ਸਿੱਖ। ਉਸ ਸਮੇਂ ਮੈਨੂੰ ਪਤਾ ਹੀ ਨਹੀਂ ਸੀ, ਕਿ ਪੰ. ਸ਼ਿਵ 
ਕੁਮਾਰ ਸ਼ਰਮਾ ਕੌਣ ਹਨ, ਸੰਤੂਰ ਕੀ ਹੁੰਦਾ ਹੈ, ਕਿਸ ਤਰ੍ਹਾਂ ਦਾ ਸਾਜ 
ਹੈ, ਕਿਸ ਤਰ੍ਹਾਂ ਦਾ ਦਿਸਦਾ ਹੈ, ਪਰ ਮਨ ਵਿੱਚ ਇੱਕ ਬਹੁਤ ਹੀ 
ਖ਼ੁਸ਼ੀ ਮਹਿਸੂਸ ਹੋ ਰਹੀ ਸੀ, ਕਿ ਮੇਰੇ ਸਤਿਗੁਰੂ ਜੀ ਨੇ ਮੈਨੂੰ ਇਸ ਕੰਮ 
ਵਾਸਤੇ ਚੁਣਿਆ ਹੈ। 

ਕੁੱਛ ਦਿਨਾਂ ਬਾਅਦ ਮੈਨੂੰ ਪਿਤਾ ਜੀ ਦੀ ਚਿੱਠੀ ਆ ਗਈ। 
ਉਹਨਾਂ ਨੇ ਸ੍ਰੀ ਸਤਿਗੁਰੂ ਜੀ ਦਾ ਹੁਕਮ ਸੁਣਕੇ ਮੈਨੂੰ ਜਵਾਬ ਵਿੱਚ 
ਲਿਖਿਆ ਕਿ, ਤੈਨੂੰ ਸਤਿਗੁਰੁ ਜੀ ਨੇ ਹੁਕਮ ਕੀਤਾ ਹੈ ਤੂੰ ਉਸੇ ਤਰ੍ਹਾਂ 
ਹੀ ਕਰਨਾ ਹੈ, ਉਹਨਾਂ ਦੇ ਹੁਕਮ ਵਿੱਚ ਹੀ ਰਹਿਣਾ ਹੈ, ਖ਼ੁਸ਼ੀਆਂ 
ਲੈਣੀਆਂ ਹਨ। 

ਜਦੋਂ ਮੈ ਸਤਿਗੁਰੂ ਜੀ ਨੂੰ ਇਸ ਚਿੱਠੀ ਦੇ ਜਵਾਬ ਬਾਰੇ ਅਰਜ਼ 
ਕੀਤੀ ਸਤਿਗੁਰੁ ਜੀ ਬਹੁਤ ਖ਼ਸ਼ ਹੋਏ। 
ਸਨ, ਜਹਾਜ ਵਿੱਚ ਚੜ੍ਹਨ ਵਾਸਤੇ ਬੰਬਈ ਹੀ ਜਾਣਾ ਪੈਂਦਾ ਸੀ। 
ਬੰਬਈ ਵਿੱਚ ਸੀ ਸਤਿਗੁਰੁ ਜੀ ਕੁੱਝ ਦਿਨ ਰੁਕਦੇ , ਸਾਧ-ਸੰਗਤ ਨੂੰ 
ਦਰਸ਼ਨ ਦੇ ਕੇ ਉਥੇ ਰਹਿਣ ਵਾਲੇ ਕਲਾਕਾਰ, ਜਿਵੇਂ ਪੰ. ਸ਼ਿਵ 
ਕੁਮਾਰ ਸ਼ਰਮਾ, ਪੰ. ਰਾਮ ਨਾਰਾਇਣ ਜੀ ਸਾਰੰਗੀ ਵਾਲੇ ਅਤੇ ਪੰ. 
ਹਰੀ ਪ੍ਰਸ਼ਾਦ ਜੀ ਚੌਰਸੀਆ ਬਾਂਸੁਰੀ ਵਾਲੇ, ਇਹਨਾਂ ਨੂੰ ਮਿਲ ਕੇ 
ਉਹਨਾਂ ਦੇ ਘਰਾਂ ਵਿੱਚ ਜਾ ਕੇ ਸੰਗੀਤ ਸੁਣਦੇ ਹੁੰਦੇ ਸੀ, ਉਹਨਾਂ ਨੂੰ 
ਨਿਹਾਲ ਕਰਦੇ ਹੁੰਦੇ ਸੀ। ਉਦੋਂ ਹੀ ਸ੍ਰੀ ਸਤਿਗੁਰੂ ਜੀ ਨੇ ਇਹ 
ਪ੍ਰੋਗਰਾਮ ਬਣਾਏ ਸੀ, ਉਹਨਾਂ ਕਲਾਕਾਰਾਂ ਨਾਲ ਗੱਲਬਾਤ ਕਰਕੇ 
ਉਹਨਾਂ ਨੂੰ ਕਿਹਾ ਸੀ ਕਿ ਅਸੀਂ ਤੁਹਾਡੇ ਕੋਲ ਬੱਚੇ ਭੇਜਾਂਗੇ, 


ਵਰਿਆਮ 
5।। 5300੫130 59111 00੧ 


€ਹ 


ਵਿਦਿਆ ਸਿੱਖਣ ਵਾਸਤੇ, ਜਿਸ ਨੂੰ ਉਹਨਾਂ ਕਲਾਕਾਰਾਂ ਨੇ 
ਸਵੀਕਾਰ ਕੀਤਾ ਸੀ। ਇਹ ਸਭ ਸ੍ਰੀ ਸਤਿਗੁਰੁ ਜੀ ਦੀ ਕਿਰਪਾ ਸੀ, 
ਉਹਨਾਂ ਦਾ ਪਿਆਰ ਸੀ ਜਿਸ ਕਰ ਕੇ ਇਹੋ ਜਿਹੇ ਕਲਾਕਾਰ, 
ਆਪਣੇ ਰਝੇਦਿਆਂ ਦੇ ਬਾਵਜੂਦ ਵੀ ਵਿਦਿਆ ਦੇਣ ਵਾਸਤੇ 
ਤਿਆਰ ਹੋਏ ਸੀ। 

ਹੁਣ ਮੈ ਇੰਤਜ਼ਾਰ ਕਰ ਰਿਹਾ ਸੀ ਕਿ ਉਹ ਵਕਤ ਕਦੋਂ 
ਆਵੇਗਾ ਜਦੋਂ ਮੈਂ ਬੰਬਈ ਜਾਵਾਂਗਾ ਸਾਜ ਸਿੱਖਣ ਵਾਸਤੇ। 

ਇੰਤਜ਼ਾਰ ਕਰਦਿਆਂ ਤਕਰੀਬਨ 6 ਮਹੀਨੇ ਨਿਕਲ ਗਏ , ਮਨ 
ਵਿੱਚ ਸ਼ੰਕਾ ਪੈਦਾ ਹੋਣ ਲਗ ਪਈ ਕਿ ਕਿਤੇ ਪ੍ਰੋਗਰਾਮ ਬਦਲ ਨਾ 
ਗਿਆ ਹੋਵੇ, ਜਾਂ ਸਤਿਗੁਰੁ ਜੀ ਨੇ ਕੋਈ ਹੋਰ ਮੁੰਡੇ ਨੂੰ ਭੇਜਨਾ ਹੋਵੇ, 
ਪਰ ਇਸ ਇੰਤਜ਼ਾਰ ਦੇ ਸਮੇਂ ਵਿੱਚ ਸਤਿਗੁਰੂ ਜੀ ਪੰ.ਸ਼ਿਵ ਕੁਮਾਰ ਜੀ 
ਨੂੰ ਅਤੇ ਪੰਡਤ ਹਰੀ ਪ੍ਰਸਾਦ ਚੌਰਸੀਆ ਜੀ ਨੂੰ ਫੋਨ ਕਰਕੇ ਉਹਨਾਂ 
ਕੋਲੋਂ ਵਖਤ ਲੈਣ ਦੀ ਕੋਸ਼ਿਸ਼ ਕਰ ਰਹੇ ਸਨ, ਕਿਉਂਕਿ ਇਹ ਦੋਵੇਂ 
ਕਲਾਕਾਰ ਆਪਣੇ ਨਿਜੀ ਸੰਗੀਤ ਦੇ ਪ੍ਰੋਗਰਾਮਾਂ ਤੋਂ ਇਲਾਵਾ 
ਫਿਲਮ ਇੰਡਸਟਰੀ ਵਿੱਚ ਵੀ ਸੰਗੀਤ ਵਜਾਉਂਦੇ ਸਨ।ਪੰ. ਹਰੀ 
ਪ੍ਰਸਾਦ ਜੀ ਨੂੰ ਇਸ ਕਰਕੇ ਕਿਉਂਕਿ ਇੱਕ ਲੜਕਾ ਹੋਰ ਸੀ, ਜੰਮੂ ਤੋਂ 
ਸਤਪਾਲ ਸਿੰਘ ਜੋ ਬਾਂਸੂਰੀ ਵਜਾਉਂਦਾ ਸੀ, ਉਸਨੂੰ ਵੀ ਬੰਬਈ 
ਭੇਜਣਾ ਸੀ, ਪੰ.ਹਰੀ ਪ੍ਰਸਾਦ ਜੀ ਦਾ ਸ਼ਿਸ਼ ਬਣਾਉਣ ਵਾਸਤੇ। 
ਬੁਲਾਇਆ ਗਿਆ ਅਤੇ ਮੌਜੂਦਾ ਸਤਿਗੁਰੂ ਉਦੇ ਸਿੰਘ ਜੀ ਨੂੰ ਹੁਕਮ 
ਹੋਇਆ ਕਿ ਤੁਸੀਂ ਇਹਨਾਂ ਦੋਨਾਂ ਨੂੰ ਲੈ ਕੇ ਬੰਬਈ ਜਾਣਾ ਹੈ। ਮੈਨੂੰ 
ਹੁਣ ਯਾਦ ਨਹੀਂ ਹੈ ਕਿ ਅਸੀਂ ਲੁਧਿਆਣੇ ਤੋਂ ਜਾਂ ਦਿੱਲੀ ਤੋਂ 
ਰੇਲਗੱਡੀ ਵਿੱਚ ਚੜ੍ਹੇ ਸੀ, ਤੇ ਬੰਬਈ ਪਹੁੰਚਣ ਤੇ ਕਿਸਦੇ ਘਰ ਠਹਿਰੇ 
ਸੀ। 

ਸੀ ਸਤਿਗੁਰੁ ਜੀ ਕੁੱਝ ਸੇਵਕਾਂ ਸਮੇਤ , ਮਹਿੰਦਰ ਸਿੰਘ ਪੂਰਬਾ, 
ਦਿੱਤੇ ਅਤੇ ਨੀਅਤ ਕੀਤੇ ਸਮੇਂ ਅਨੁਸਾਰ ਪੰ. ਸ਼ਿਵ ਕੁਮਾਰ ਸ਼ਰਮਾ 
ਜੀ ਦੇ ਗਿਹ ਵਿਖੇ, ਜੋ ਬਾਂਦਰਾ, ਪਾਲੀ ਹਿੱਲ ਵਿਖੇ ਰਹਿੰਦੇ ਸੀ, 
ਪਹੁੰਚ ਗਏ। ਪੰਡਤ ਹਰੀ ਪ੍ਰਸਾਦ ਚੌਰਸੀਆ ਵੀ ਉੱਥੇ ਮੌਜੂਦ ਸਨ। 

ਉਥੇ ਸਤਿਗੁਰੁ ਜੀ ਦੇ ਹੁਕਮ ਨਾਲ ਪੁਰਬਾ ਜੀ ਨੇ ਅਰਦਾਸ 
ਉਸਤਾਦਾਂ ਦਾ ਸ਼ਾਗਿਰਦ ਬਣਾਇਆ ਗਿਆ। ਮੇਰੇ ਕੋਲ ਆਪਣਾ 
ਸਾਜ ਸੰਤੂਰ ਤਾਂ ਹੈ ਨਹੀਂ ਸੀ, ਪੰ. ਸ਼ਿਵ ਕੁਮਾਰ ਜੀ ਨੇ ਆਪਣਾ 
ਭਾਵ ਸਰਗਮ ਵਜਾਉਣ ਵਾਸਤੇ ਦਿੱਤਾ। 

ਇਹ ਮੇਰਾ ਦੂਸਰਾ ਮੌਕਾ ਸੀ ਪੰ. ਸ਼ਿਵ ਕੁਮਾਰ ਜੀ ਦੇ ਦਰਸ਼ਨ 


ਜੁਲਾਈ-2022 


ਧਿਗ110115॥03॥% 90118.੮0।। 


ਕਰਨ ਦਾ, ਪਹਿਲੀ ਵਾਰ ਮੈਂ ਇਹਨਾ ਦਾ ਦਰਸ਼ਨ ਕੀਤਾ ਸੀ ਦਿੱਲੀ 
ਵਿਖੇ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੰਗੀਤ ਸੰਮੇਲਨ 1976 ਜਾਂ 
1977 ਦਿੱਲੀ ਵਿੱਚ ਹੋਇਆ ਸੀ। ਉਥੇ ਪਹਿਲੀ ਵਾਰ ਮੈਂ ਪੰ. ਸ਼ਿਵ 
ਕੁਮਾਰ ਜੀ ਦਾ ਦਰਸ਼ਨ ਕੀਤਾ ਸੀ, ਨਾ ਸਿਰਫ ਪੰ. ਸ਼ਿਵ ਕੁਮਾਰ ਜੀ 
ਦਾ ਬਲਕਿ ਹੋਰ ਸਾਰੇ ਹਿੰਦੁਸਤਾਨ ਦੇ ਵੱਡੇ ਕਲਾਕਾਰਾਂ ਦਾ ਤੇ 
ਸ਼ਾਇਦ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਮੌਕਾ ਸੀ ਜਦੋਂ ਮੈਂ ਇੰਨੇ 
ਵੱਡੇ ਕਲਾਕਾਰਾਂ ਨੂੰ ਵੇਖ ਰਿਹਾ ਸੀ ਤੇ ਉਹਨਾਂ ਦਾ ਮਧੁਰ ਸੰਗੀਤ 
ਸੁਣ ਰਿਹਾ ਸੀ। ਇਹ ਮੇਰਾ ਸਤਿਗੁਰੁ ਪ੍ਰਤਾਪ ਸਿੰਘ ਸੰਗੀਤ ਸੰਮੇਲਨ 
ਸੁਣਨ ਅਤੇ ਵੇਖਣ ਦਾ ਪਹਿਲਾ ਮੌਕਾ ਸੀ। 

ਸੀ ਸਤਿਗੁਰੂ ਜੀ ਦੇ ਵਾਪਸ ਜਾਣ ਤੋਂ ਬਾਅਦ ਸਾਡਾ ਡੇਰਾ 
ਸੇਠ ਕਿਰਪਾਲ ਸਿੰਘ (ਡਾਲਟਨਗੰਜ ਵਾਲੇ) ਦੇ ਸਪੁੱਤਰ ਸ. 
ਪਵਿੱਤਰ ਸਿੰਘ ਦੇ ਘਰ ਕੁੱਝ ਮਹੀਨਿਆਂ ਤਕ ਰਿਹਾ, ਸ਼ਿਵਾਜੀ 
ਪਾਰਕ ਵਿਖੇ। ਪ੍ਰਸ਼ਾਦਾ ਅਸੀਂ ਸੰਤ ਹਜੂਰ ਸਿੰਘ ਗੁਲਾਟੀ ਹੁਰਾਂ ਦੇ 
ਘਰ ਛੱਕਦੇ ਸਾਂ। 
ਤੋਂ ਤੇ ਇੱਕ ਲੜਕਾ ਸੁਰਜੀਤ ਸਿੰਘ ਦਿੱਲੀ ਤੋਂ ਸਾਡੇ ਨਾਲ ਰਹਿਣ 
ਵਾਸਤੇ ਆ ਗਏ। ਸੀ ਸਤਿਗੁਰੁ ਜੀ ਨੇ ਇਹਨਾਂ ਨੂੰ ਵੀ ਮੇਰੀ ਤਰ੍ਹਾਂ 
ਹੀ ਸੰਗੀਤ ਸਿੱਖਣ ਵਾਸਤੇ ਬੁਲਾਇਆ ਸੀ।ਕਿਰਨਪਾਲ ਸਿੰਘ 
ਵਾਸਤੇ। 

ਇਹਨਾਂ ਦੀ ਉਸਤਾਦੀ ਸ਼ਗਿਰਦੀ ਸੰਤ ਹਜੂਰ ਸਿੰਘ ਗੁਲਾਟੀ 
ਹੁਰਾਂ ਨੇ ਪੰ. ਸ਼ਿਵ ਕੁਮਾਰ ਜੀ ਅਤੇ ਪੰ. ਰਾਮ ਨਰਾਇਣ ਜੀ ਹੁਰਾਂ 
ਨਾਲ ਜਾ ਕੇ ਕਰਵਾਈ ਸੀ। 

ਹੁਣ ਸਾਡੇ ਕੋਲ ਸੰਤੂਰ ਤਾਂ ਹੈ ਨਹੀਂ ਸੀ, ਸੰਤੂਰ ਸ੍ਰੀ ਨਗਰ 
ਵਿੱਚ ਬਣਦੇ ਸਨ। ਗੁਰੂ ਜੀ (ਸ਼ਿਵ ਕੁਮਾਰ ਜੀ) ਨੇ ਸਾਨੂੰ ਸੰਤੂਰ 
ਬਣਾਉਣ ਵਾਲੇ ਦਾ ਪਤਾ ਦਿੱਤਾ, ਅਸੀਂ ਉਸਨੂੰ ਚਿੱਠੀ ਲਿਖੀ ਤੇ 
ਸੰਤੂਰ ਦੀ ਕੀਮਤ ਬਾਰੇ ਪੁਛਿਆ। ਕੁੱਝ ਦਿਨਾਂ ਬਾਅਦ ਉਸਦਾ 
ਜਵਾਬ ਆਇਆ ਕਿ ਇੱਕ ਸੰਤੂਰ ਦੀ ਕੀਮਤ 550 ਰੁਪਏ ਹੈ। 
ਅਸੀਂ ਉਸਨੂੰ ਲਿਖਿਆ ਕਿ ਸਾਨੂੰ ਦੋ ਸੰਤੂਰ ਚਾਹੀਦੇ ਹਨ, ਅਸੀਂ 
ਬਾਹਰੋਂ ਆਏ ਹਾਂ ਤੇ ਦੋ ਮਹੀਨੇ ਬਾਅਦ ਅਸੀਂ ਵਾਪਸ ਚਲੇ ਜਾਣਾ 
ਹੈ ਅਤੇ ਅਸੀਂ ਉਸਨੂੰ ਦੋ ਸੰਤੂਰਾਂ ਦੀ ਕੀਮਤ ਅਤੇ ਜਹਾਜ ਰਾਹੀਂ 
ਪੋਸਟ ਕਰਨ ਵਾਸਤੇ 500 ਰੁਪਏ, ਕੁੱਲ ਮਿਲਾ ਕੇ 1600 ਰੁਪਏ 
ਮਨੀ ਆਰਡਰ ਕਰ ਦਿੱਤਾ। ਸਾਨੂੰ 2 ਮਹੀਨਿਆਂ ਬਾਅਦ ਜਹਾਜ 
ਰਾਹੀਂ ਪਾਰਸਲ ਆ ਗਿਆ, ਦੋ ਸੰਤੂਰ। 

ਹੁਣ ਸਾਡੀ ਸਿਖਲਾਈ ਸ਼ੁਰੂ ਹੋਈ। ਪਹਿਲਾਂ ਸਾਨੂੰ ਗੁਰ ਜੀ ਨੇ 
ਸੰਤੂਰ ਨੂੰ ਸੁਰ ਕਰਨਾ ਸਿਖਾਇਆ। 


ਵਰਿਆਮ 
5।। 5300੫130 59111 00੧ 


ਸਾਡਾ ਕਿੰਨਾ ਸਮਾਂ ਤਾਂ ਸੰਤੂਰ ਦੀਆਂ 87 ਤਾਰਾਂ ਨੂੰ ਸੁਰ ਕਰਨ 
ਵਿੱਚ ਹੀ ਨਿੱਕਲ ਜਾਂਦਾ ਸੀ। ਸਾਜ ਨਵੇਂ ਸੀ ਉਹਨਾਂ ਨੂੰ ਸੈਟ ਹੋਣ ਨੂੰ 
ਵਕਤ ਲਗਣਾ ਹੀ ਸੀ, ਖੈਰ ਅਸੀਂ ਕਿਸੇ ਤਰ੍ਹਾਂ ਸੁਰ ਕਰਕੇ ਫਿਰ 
ਰਿਆਜ਼ ਸ਼ੁਰੁ ਕੀਤਾ। 

ਗੁਰੂ ਜੀ ਆਪਣੇ ਰਝਵਿਆਂ ਵਿੱਚੋਂ ਵਕਤ ਕੱਢ ਕੇ ਸਾਨੂੰ ਕਦੇ 
ਇੱਕ ਹਫਤੇ ਬਾਅਦ ਬੁਲਾਉਂਦੇ ਕਦੀ ਦੋ ਹਫਤਿਆਂ ਬਾਅਦ। 
ਬੁਲਾਉਂਦੇ ਉਦੋਂ ਹੀ ਸੀ ਜਦੋਂ ਉਹਨਾਂ ਕੋਲ 4-5 ਘੰਟੇ ਦਾ ਵਕਤ 
ਹੁੰਦਾ। ਬੜੇ ਪਿਆਰ ਨਾਲ ਸਾਨੂੰ ਸੁਣਦੇ, ਫਿਰ ਨਵਾਂ ਸ਼ਬਦ ਦਿੰਦੇ , 
ਉਥੇ ਹੀ ਰਿਆਜ਼ ਕਰਨ ਵਾਸਤੇ ਵਕਤ ਦਿੰਦੇ। 

ਸਾਨੂੰ ਗੁਰੁ ਜੀ ਨੇ ਕਦੇ ਵੀ ਪ੍ਰਸ਼ਾਦਾ ਛਕਣ ਤੋਂ ਬਿਨਾਂ ਨਹੀਂ ਸੀ 
ਜਾਣ ਦਿੱਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅਸੀਂ ਨਾਮਧਾਰੀ 
ਧਰਮਸ਼ਾਲਾ ਵਿੱਚ ਰਹਿੰਦੇ ਹਾਂ , ਪ੍ਰਸ਼ਾਦਾ ਆਪ ਬਣਾ ਕੇ ਛਕਦੇ ਹਾਂ, 
ਤੇ ਹੁਣ ਘਰ ਜਾ ਕੇ ਪਹਿਲਾਂ ਪ੍ਰਸ਼ਾਦਾ ਬਣਾਉਣਾ ਪਵੇਗਾ। 

ਸੀ ਸਤਿਗੁਰੂ ਜੀ ਦੀ ਬਖਸ਼ਿਸ਼, ਉਹਨਾਂ ਦੇ ਪਿਆਰ ਸਦਕਾ 
ਗੁਰੂ ਜੀ ਨੇ ਸਾਨੂੰ ਬਹੁਤ ਹੀ ਪਿਆਰ ਨਾਲ ਵਿਦਿਆ ਦਾਨ ਦਿੱਤਾ। 
ਬੰਬਈ ਵਿੱਚ ਰਹਿਣ ਵਾਸਤੇ ਬੰਬਈ ਦੀ ਸਾਧ-ਸੰਗਤ ਨੂੰ ਹੁਕਮ 
ਹੋਇਆ ਕਿ ਉਹ ਸਾਨੂੰ ਪ੍ਰਤੀ ਜੀਅ ਨੂੰ 100 ਰੁਪਏ ਦੇਵੇ। ਅਸੀਂ 
ਚਾਰ ਜੀਅ ਸਾਂ, ਸਾਨੂੰ 400 ਰੁਪਏ ਮਿਲਦੇ ਸਨ ਚਾਰ ਜੀਆਂ ਨੂੰ, 
ਇੱਕ ਮਹੀਨੇ ਦਾ ਖਰਚ ਜੋ ਕਿ ਬਹੁਤ ਘੱਟ ਸੀ। 

ਸਤਿਗੁਰ ਜੀ ਨੇ ਕਿਰਪਾ ਕੀਤੀ,ਸੰਤ ਹਰਭਜਨ ਸਿੰਘ 
ਠੇਕੇਦਾਰ, ਔਰੰ ਵਾਲਿਆਂ ਨੂੰ ਹੁਕਮ ਕੀਤਾ ਕਿ ਤੁਸੀਂ 
ਬੱਚਿਆਂ ਨੂੰ ਪ੍ਰਤੀ ਜੀਅ 300 ਰੁਪਏ ਮਹੀਨਾ ਦੇਣਾ ਹੈ, ਉਹਨਾਂ ਨੇ 
ਇਹ ਸੇਵਾ ਖ਼ਸ਼ੀ-ਖ਼ੁਸ਼ੀ ਪਰਵਾਨ ਕੀਤੀ। 

ਪੰ. ਸ਼ਿਵ ਕੁਮਾਰ ਜੀ ਇਹਨਾਂ ਸਭ ਗੱਲਾਂ ਵਲ ਬਹੁਤ ਧਿਆਨ 
ਦਿੰਦੇ ਸੀ। ਸਾਨੂੰ ਪੁੱਛਦੇ ਸੀ ਕਿ ਤੁਸੀਂ ਕਿਸ ਤਰ੍ਹਾਂ ਰਹਿੰਦੇ ਹੋ, ਤੁਹਾਨੂੰ 
ਖਰਚ ਕਿਥੋਂ ਮਿਲਦਾ ਹੈ, ਖਰਚਾ ਪੂਰਾ ਹੋ ਜਾਂਦਾ ਹੈ ਕਿ ਨਹੀਂ। 
ਉਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਔਖਾ ਸਮਾਂ ਵੇਖਿਆ ਸੀ 
ਜਦੋਂ ਬੰਬਈ ਆਏ ਸਨ। 

ਉਸਤਾਦ ਅਲਾਉੱਦੀਨ ਖਾਂ ਅਕੈਡਮੀ ਆਫ ਮਿਊਜ਼ਿਕ 
ਭੋਪਾਲ ਨੇ ਇੱਕ ਸਕਾਲਰਸ਼ਿਪ ਦੇਣ ਵਾਸਤੇ ਯੋਜਨਾ ਬਣਾਈ, 
ਜਿਹੜੇ ਵੀ ਕੋਈ ਮੱਧ-ਪ੍ਰਦੇਸ਼ ਦੇ ਰਹਿਣ ਵਾਲੇ ਕੋਈ ਵੀ ਦੁਰਲਭ 
ਸਾਜ ਸਿੱਖ ਰਹੇ ਸਨ ਕਿਸੇ ਵੀ ਉਸਤਾਦ ਕੋਲੋਂ, ਉਹਨਾਂ ਵਾਸਤੇ ਗੁਰੁ 
ਜੀ ਦੀ ਕਿਰਪਾ ਨਾਲ ਇਹ ਸਕਾਲਰਸ਼ਿਪ ਮੈਨੂੰ ਮਿਲੀ 3 ਸਾਲ 
ਵਾਸਤੇ ।700 ਰੁਪਏ ਹਨ ਮਹੀਨੇ ਮੈਨੂੰ ਮਿਲਦੇ ਸਨ। 

ਦੋ ਸਾਲ ਜਦੋਂ ਹੋ ਗਏ ਸਕਾਲਰਸ਼ਿਪ ਮਿਲਦੇ ਨੂੰ, ਅਕੈਡਮੀ 
ਵਲੋਂ ਇੱਕ ਖਤ ਆਇਆ। ਮੇਰਾ ਹੁਨਰ ਵੇਖਣ ਵਾਸਤੇ ਮੈਨੂੰ ਭੋਪਾਲ 
ਜੁਲਾਈ-2022 


3 || 


ਧਿਗ110115॥0॥6% 9118.੮0।੧ 


ਬੁਲਾਇਆ ਗਿਆ। 

ਅਕੈਡਮੀ ਦੇ ਜੋ ਵੀ ਵੱਡੇ ਉਸਤਾਦ ਸਨ ਉਹਨਾਂ ਦੇ ਸਾਹਮਣੇ 
ਸੰਤੂਰ ਵਜਾਉਣਾ ਸੀ। ਉਸਤਾਦ ਫਰੀਦ ਉੱਦੀਨ ਖਾਂ ਡਾਗਰ ਬੈਠੇ 
ਸਨ ਤੇ ਹੋਰ ਵੀ ਸਨ। ਗੁਰੁ ਜੀ ਨੂੰ ਵੀ ਉਹਨਾਂ ਨੇ ਬੁਲਾਇਆ 
ਹੋਇਆ ਸੀ। ਮੈਂ ਵਜਾਇਆ ਸਾਰੇ ਖ਼ੁਸ਼ ਹੋਏ, ਆਸ਼ੀਰਵਾਦ ਮਿਲੇ 
ਬਜ਼ੁਰਗਾਂ ਦੇ। ਮੇਰੀ ਸਕਾਲਰਸ਼ਿਪ ਤਿੰਨਾਂ ਸਾਲਾਂ ਤੋਂ ਬਾਅਦ ਇੱਕ 
ਸਾਲ ਹੋਰ ਵਧਾ ਦਿੱਤੀ ਗਈ। 

ਸ਼ਿਵ ਕੁਮਾਰ ਜੀ ਕੋਲ ਹੋਰ ਵੀ ਬਹੁਤ ਸਾਰੇ ਸ਼ਾਗਿਰਦ ਸਨ 
ਸਿੱਖਣ ਵਾਲੇ। ਕਦੇ-ਕਦੇ ਉਹ 5-6 ਸ਼ਾਗਿਰਦਾਂ ਨੂੰ ਇੱਕਠੇ ਵੀ 


ਬੁਲਾ ਲੈਂਦੇ ਸਨ ਸਿਖਾਉਣ ਵਾਸਤੇ। 
ਗੁਰੁ ਜੀ ਆਪਣੇ ਪ੍ਰੋਗਰਾਮਾਂ ਤੇ ਸਾਨੂੰ ਹਮੇਸ਼ਾਂ ਨਾਲ ਰੱਖਦੇ ਸਨ 


ਕਦੇ-ਕਦੇ ਤਾਂ ਲੋਕ ਸਾਨੂੰ ਦੋ ਨਾਮਧਾਰੀਆਂ ਨੂੰ ਨਾਲ ਦੇਖਕੇ ਇਹ 
ਵੀ ਕਹਿ ਦਿੰਦੇ ਸਨ ਕਿ ਪੰ.ਸ਼ਿਵ ਕੁਮਾਰ ਜੀ ਦੇ ਬਾਡੀਗਾਰਡ ਹਨ 
ਕੀ? 

ਗੁਰੂ ਜੀ ਨੇ ਜਿੱਥੇ ਪਿਆਰ ਦੇ ਨਾਲ ਸਾਨੂੰ ਵਿੱਦਿਆ ਦਾਨ 
ਦਿੱਤਾ ਉਥੇ ਉਹਨਾਂ ਨੇ ਸਾਨੂੰ ਸਟੇਜ ਤੇ ਵਜਾਉਣ ਵਾਸਤੇ ਵੀ ਮੌਕਾ 
ਦਿੱਤਾ। 

ਇੱਕ ਸੰਸਥਾ ਹੈ _5।॥੦ ਅ੩੦੩॥ ਜੋ ਕਿ ਸਕੂਲਾਂ-ਕਾਲਜਾਂ 
ਵਿੱਚ ਸੰਗੀਤ ਦਾ ਪ੍ਰਚਾਰ ਕਰਨ ਵਾਸਤੇ ਹਿੰਦੁਸਤਾਨ ਦੇ 
ਤਕਰੀਬਨ ਸਾਰੇ ਹੀ ਵੱਡਿਆਂ ਉਸਤਾਦਾਂ ਦੀ ਸਹਾਇਤਾ ਨਾਲ 
ਪ੍ਰੋਗਰਾਮ ਕਰਦੀ ਹੈ। ਸਕੂਲਾਂ-ਕਾਲਜਾਂ ਵਿੱਚ ਸੰਗੀਤ ਦੇ ਪ੍ਰੋਗਰਾਮ 
ਹੁੰਦੇ ਹਨ, ਉਹਨਾਂ ਪ੍ਰੋਗਰਾਮਾਂ ਦਾ ਪ੍ਰਬੰਧ ਸਕੂਲ-ਕਾਲਜ ਦੇ ਬੱਚੇ ਹੀ 
ਕਰਦੇ ਹਨ। 

ਇਹ ਪ੍ਰੋਗਰਾਮ ੬੦੧੫੬ 0€।੧੦150800।। ਜਾਂ ਸਿਰਫ 
੮੪੮114੦੬ ਹੁੰਦੇ ਹਨ। 

ਗੁਰੂ ਜੀ ਨੇ ਮੈਨੂੰ ਇਹਨਾਂ ਪ੍ਰੋਗਰਾਮਾਂ ਤੇ ਆਪਣੇ ਨਾਲ 
ਰੱਖਿਆ, ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ 50੧੦ 
03੦੩੪ ਦੇ ਟੂਰ ਤੇ ਮੈਨੂੰ ਨਾਲ ਜਾਣ ਦਾ ਮੌਕਾ ਦਿੱਤਾ। ਇਹ ਵੀ 
ਸੰਗੀਤ ਦੇ ਖੇਤਰ ਵਿੱਚ ਸਿਖਲਾਈ ਦਾ ਹਿੱਸਾ ਸੀ। ਸਟੇਜ ਤੇ ਜਾ ਕੇ 
ਸੰਗੀਤ ਬਾਰੇ, ਸਾਜ ਬਾਰੇ ਸਾਰੀ ਜਾਣਕਾਰੀ ਦੇਣੀ ਤੇ ਫਿਰ ਉਸਤੋ' 
ਬਾਅਦ ਸੰਗੀਤ ਵਜਾਉਣਾ। ਆਪਣੇ ਨਾਲ ਰੱਖ ਕੇ ਗੁਰੁ ਜੀ ਨੇ 
ਇਸ ਤਰ੍ਹਾਂ ਵੀ ਸਾਡੀ ਸਿਖਲਾਈ ਕੀਤੀ । 

ਫਿਰ ਸਮਾਂ ਆਉਣ ਤੇ ਜਦੋਂ ਗੁਰੁ ਜੀ ਨੂੰ ਮਹਿਸੂਸ ਹੋਇਆ ਕਿ 
ਇਹ ਬੱਚੇ ਹੁਣ ਸਟੇਜ ਤੇ ਵਜਾ ਸਕਦੇ ਹਨ, ਉਹਨਾਂ ਦੇ ਪ੍ਰੋਗਰਾਮ 
ਕਰਵਾਏ। 

ਗੁਰੂ ਜੀ ਦੀ ਕਿਰਪਾ ਨਾਲ ਕੁੱਝ ਸਟੇਟਾਂ ਵਿੱਚ 5੦ 
03੦੩੪ ਦੇ ਟੂਰ ਕਰਕੇ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ। 
ਵਰਿਆਮ 


5।। 5300੫130 59111 000੧ 


<੨॥ 


ਇੱਕ ਸਮਾਂ ਆਇਆ ਜਦੋਂ ਮੇਰਾ ਸਾਜ ਖਰਾਬ ਹੋਣਾ ਸ਼ੁਰੂ ਹੋ 
ਗਿਆ। ਮੈਂ ਜਬਲਪੁਰ ਸਾਂ, ਆਪਣੇ ਪਿਤਾ ਜੀ ਨੂੰ ਮੈਂ ਕਿਹਾ ਕਿ ਮੇਰਾ 
ਸਾਜ ਖਰਾਬ ਹੋ ਰਿਹਾ ਹੈ, ਉਹ ਪੁੱਛਣ ਲਗੇ ਕਿ ਕੀ ਕਰੇਂਗਾ, ਕਿੱਥੋਂ 
ਖੋਲ੍ਹਣਾ ਪਵੇਗਾ ਤਾਂ ਹੀ ਠੀਕ ਹੋਵੇਗਾ, ਮੈਂ ਕਿਹਾ ਹਾਂ, ਫਿਰ ਕਹਿੰਦੇ 
ਕਿ ਇਸ ਨੂੰ ਅਸੀਂ ਘਰੇ ਹੀ ਖੋਲ੍ਹ ਲੈਂਦੇ ਹਾਂ।ਸਾਜ ਖੋਲ੍ਹਿਆ ਤੇ ਕਹਿਣ 
ਲਗੇ ਕਿ ਇਹ ਤਾਂ ਸੌਖਾ ਹੀ ਹੈ ਲਕੜੀ ਹੋਵੇ ਤੇ ਮੈਂ ਨਵਾਂ ਬਣਾ 
ਸਕਦਾ ਹਾਂ। 

ਮੋਰਾ ਸਾਜ ਠੀਕ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਘਰ ਹੀ 
ਸੰਤੂਰ ਬਣਾਉਣੇ ਸ਼ੁਰੂ ਕੀਤੇ, ਘਰ ਵਿੱਚ ਸੰਤੂਰਾਂ ਦਾ ਢੇਰ ਲਗ 
ਗਿਆ। ਹਰ ਵਾਰੀ ਨਵਾਂ ਸੰਤੂਰ ਬਣਾ ਕੇ ਮੈਨੂੰ ਕਹਿੰਦੇ ਕਿ ਇਹ 
ਸੰਤੂਰ ਮੈਂ ਨਵੀਂ ਤਰ੍ਹਾਂ ਡਿਜ਼ਾਇਨ ਕੀਤਾ ਹੈ, ਇਸ ਨੂੰ ਸੁਰ ਕਰਕੇ 
ਵਜਾ ਕੇ ਵੇਖ ਤੇ ਮੈਨੂੰ ਦੱਸ ਕਿ ਕਿਸ ਤਰ੍ਹਾਂ ਦਾ ਹੈ। 

ਇੱਕ ਸਾਜ ਪਿਤਾ ਜੀ ਨੇ ਬਣਾਇਆ , ਉਸਦੀ ਆਵਾਜ਼ 
ਬਹੁਤ ਅੱਛੀ ਸੀ , ਮੈਂ ਪੰ. ਸ਼ਿਵ ਕੁਮਾਰ ਜੀ ਕੋਲ ਲੈ ਗਿਆ ਤੇ 
ਉਹਨਾਂ ਨੂੰ ਪਸੰਦ ਆ ਗਿਆ, ਉਹਨਾਂ ਨੇ ਰੱਖ ਲਿਆ। ਇਹ ਸਾਜ਼ 
ਉਹਨਾਂ ਦਾ ਬੇਟਾ ਰਾਹੁਲ ਸ਼ਰਮਾ ਹੁਣ ਤੱਕ ਵਜਾਉਂਦਾ ਹੈ। 

ਫਿਰ ਗੁਰੂ ਜੀ ਕਹਿੰਦੇ ਕਿ ਮੇਰੇ ਕੋਲ ਇੱਕੋ ਹੀ ਸਾਜ਼ ਹੈ, ਮੈਨੂੰ 
ਇੱਕ ਹੋਰ ਚਾਹੀਦਾ ਹੈ ਇਮਰਜੈਂਸੀ ਵਾਸਤੇ। 

ਪਿਤਾ ਜੀ ਨੇ ਇੱਕ ਸਾਜ ਹੋਰ ਬਣਾਇਆ, ਮੈਨੂੰ ਉਸਦੀ 
ਆਵਾਜ਼ ਅੱਛੀ ਲਗੀ, ਮੇਰੇ ਮਨ ਵਿੱਚ ਆਇਆ ਕਿ ਇਹ ਸਾਜ 
ਗੁਰੂ ਜੀ ਦੇ ਵਜਾਉਣ ਦੇ ਲਾਇਕ ਹੈ। ਮੈਂ ਉਹਨਾਂ ਕੋਲ ਲੈ ਗਿਆ, 
ਉਹਨਾਂ ਨੂੰ ਵੀ ਪਸੰਦ ਆ ਗਿਆ ਤੇ ਉਹਨਾਂ ਨੇ ਰੱਖ ਲਿਆ। ਗੁਰੂ 
ਜੀ ਨੇ ਛੇਤੀ ਹੀ ਉਸ ਸਾਜ ਨੂੰ ਸਟੇਜਾਂ ਤੇ ਵਜਾਉਣਾ ਸ਼ੁਰੂ ਕਰ ਦਿੱਤਾ 
ਤੇ ਅਖੀਰ ਤੱਕ ਉਸੇ ਹੀ ਸਾਜ ਨੂੰ ਵਜਾਇਆ। 

ਹਿੰਦੁਸਤਾਨ ਵਿੱਚ ਹੋਰ ਵੀ ਕਈ ਲੋਕ ਵੱਖ-ਵੱਖ ਸ਼ਹਿਰਾਂ 
ਵਿੱਚ ਸੰਤੂਰ ਬਣਾਉਂਦੇ ਹਨ, ਪਰ ਪਿਤਾ ਜੀ ਦੇ ਹੱਥ ਦੇ ਬਣੇ ਹੋਏ 
ਸਾਜ਼ ਦੀ ਕੋਈ ਵੱਖਰੀ ਹੀ ਗੱਲ ਸੀ।ਉਸਦੀ ਟੋਟਲ ਕਵਾਲਿਟੀ ਸਭ 
ਸਾਜਾਂ ਨਾਲੋਂ ਵੱਖਰੀ ਹੀ ਸੀ। 

ਬੰਬਈ ਵਿੱਚ ਇੱਕ ਸਨਮਾਨ ਸਮਾਰੋਹ ਹੋਇਆ ਜਿਸ ਵਿੱਚ 
ਵੱਖਰੇ-ਵੱਖਰੇ ਵਧੀਆ ਸਾਜ ਬਨਾਉਣ ਵਾਲਿਆਂ ਨੂੰ ਸਨਮਾਨ 
ਦਿੱਤੇ ਜਾਣੇ ਸਨ। 

ਜਦੋਂ ਉਹਨਾਂ ਨੇ ਪੰ.ਸ਼ਿਵ ਕੁਮਾਰ ਜੀ ਨੂੰ ਪੁੱਛਿਆ ਕਿ ਸਭ ਤੋਂ 
ਵਧੀਆ ਸੰਤੂਰ ਕੋਣ ਬਣਾ ਰਹੇ ਹਨ ਤਾਂ ਉਹਨਾਂ ਨੇ ਪਿਤਾ ਜੀ ਦਾ 
ਨਾਮ ਦਿੱਤਾ ਤੇ ਕਿਹਾ ਕਿ ਇਹਨਾਂ ਦੇ ਸੰਤੂਰ ਬਿਲਕੁਲ ਅਸਲ 
ਸੰਤੂਰ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਹਨ ਤੇ ਇਹਨਾਂ 


ਜੁਲਾਈ-2022 


ਪਿਗ110115॥0॥6% 90118.੮0।। 


ਵਰਗੀ ਸਾਊਂਡ ਕਵਾਲਿਟੀ ਹੋਰ ਕਿੱਤੇ ਨਹੀਂ ਮਿਲਦੀ। 

ਪਿਤਾ ਜੀ ਨੂੰ ਬੰਬਈ ਬੁਲਾ ਕੇ ਬੈਸਟ ਸੰਤੂਰ ਮੇਕਰ ਦਾ 
ਸਨਮਾਨ ਦਿੱਤਾ ਗਿਆ- ਇੱਕ ਸਰਟੀਫਿਕੇਟ ਤੇ 10,000 ਰੁਪਏ 
ਦਾ ਇਨਾਮ ਵੀ। 

ਗੁਰੂ ਜੀ ਇੱਕ ਬਹੁਤ ਹੀ ਸੂਝਵਾਨ , ਸੁਲਝੀ ਹੋਈ ਹਸਤੀ ਸਨ, 
ਇੱਕ ਮਹਾਨ ਕਲਾਕਾਰ ਅਤੇ ਮਹਾਨ ਗੁਰੁ ।ਉਹਨਾਂ ਨੇ ਵਿਦਿਆ 
ਦਾਨ ਵਿੱਚ ਦਿੱਤੀ ਸਭ ਨੂੰ , ਕਿਸੇ ਕੋਲੋਂ ਕਦੇ ਵੀ ਕੋਈ ਪੈਸਾ ਨਹੀਂ 
ਲਿਆ।ਇਥੋਂ ਤੱਕ ਕਿ ਜੇ ਸਾਨੂੰ ਕੋਈ ਚੀਜ਼ ਬਜ਼ਾਰ ਤੋਂ ਲੈਣ ਵਾਸਤੇ 
ਭੇਜਿਆ ਤੇ ਪਹਿਲਾਂ ਧੈਸੇ ਹੱਥ ਵਿੱਚ ਫੜਾਏ ਚੀਜ਼ ਖਰੀਦਣ 
ਵਾਸਤੇ। 

ਇੱਕ ਵਾਰੀ ਮੈਂ ਸੀ ਭੈਣੀ ਸਾਹਿਬ ਤੋਂ ਬੰਬਈ ਜਾਣਾ ਸੀ, ਸੀ 
ਸਤਿਗੁਰੁ ਜਗਜੀਤ ਸਿੰਘ ਜੀ ਨੂੰ ਅਰਜ਼ ਕੀਤੀ ਮੰਜੂਰੀ ਲੈਣ 
ਵਾਸਤੇ, ਸਤਿਗੁਰੁ ਜੀ ਨੇ ਪੁਰਬਾ ਜੀ ਨੂੰ ਹੁਕਮ ਕੀਤਾ, ਲਿਫਾਫੇ 
ਵਿੱਚ ਕੁੱਝ ਮਾਇਆ ਪਾ ਕੇ ਮੈਨੂੰ ਦਿੱਤੀ ਗਈ ਤੇ ਹੁਕਮ ਹੋਇਆ ਕਿ 
ਵਧੀਆ ਫਲ ਨਾਲ ਲੈ ਕੇ ਗੁਰੁ ਜੀ ਕੋਲ ਜਾਵੀਂ। ਮੈਂ ਬੰਬਈ ਗੁਰੂ ਜੀ 
ਦੇ ਘਰ ਫਲ ਲੈ ਕੇ ਗਿਆ ਤੇ ਲਿਫਾਫਾ ਵੀ ਮੱਥਾ ਟੇਕਿਆ, ਗੁਰੁ ਜੀ 
ਲਿਫਾਫੇ ਵਿੱਚ ਮਾਇਆ ਦੇਖ ਕੇ ਥੋੜ੍ਹਾ ਨਰਾਜ਼ ਹੋਏ ਤੇ ਕਹਿਣ ਲਗੇ 
ਕਿ ਤੈਨੂੰ ਪਤਾ ਹੈ ਕਿ ਮੈਂ ਪੈਸੇ ਨਹੀਂ ਲੈਂਦਾ ਫਿਰ ਤੂੰ ਇਹ ਕਿਉਂ 
ਲਿਆਇਆ ਹੈਂ? ਮੈਂ ਅਰਜ਼ ਕੀਤੀ ਕਿ ਇਹ ਮੈਂ ਨਹੀਂ ਲਿਆਂਦੇ 
ਹਨ, ਇਹ ਪੂਜਯ ਸੀ ਸਤਿਗੁਰੁ ਜਗਜੀਤ ਸਿੰਘ ਜੀ ਨੇ ਭੇਜੇ 
ਹਨ ਗੁਰੂ ਜੀ ਕਹਿਣ ਲਗੇ ਕਿ ਜੇ ਸਤਿਗੁਰੁ ਜੀ ਨੇ ਭੇਜੇ ਨੇ ਤੇ ਮੈਂ 
ਨਾਹ ਨਹੀਂ ਕਰਾਂਗਾ, ਉਹਨਾਂ ਵਲੋਂ ਭੇਜਿਆ ਗਿਆ ਪ੍ਰਸ਼ਾਦ ਸਮਝ 
ਕੇ ਸਵੀਕਾਰ ਕਰਦਾ ਹਾਂ। 

ਪੰਸ਼ਿਵ ਕੁਮਾਰ ਜੀ ਦੀ ਮੇਰੇ ਉੱਤੇ ਬਹੁਤ ਹੀ ਬਖਸ਼ਿਸ਼ ਰਹੀ ਹੈ 
ਉਹਨਾਂ ਨੇ ਬਹੁਤ ਪਿਆਰ ਦਿੱਤਾ ਹੈ, ਹਰ ਤਰ੍ਹਾਂ ਹੀ ਖਿਆਲ 
ਰੱਖਿਆ ਹੈ। 

ਗੁਰੂ ਜੀ ਦੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਸੰਤੂਰ ਸਾਜ ਨੂੰ 
ਮਾਨਤਾ ਦਵਾਉਣ ਵਿੱਚ ਹੀ ਬਤੀਤ ਹੋਇਆ। ਸੰਤੂਰ ਸਾਜ ਨੂੰ 
ਬਾਕੀ ਦੇ ਸਾਜਾਂ ਵਾਂਗ ਹੀ ਉੱਚਾ ਦਰਜਾ ਦਵਾਉਣ ਦੀ ਕੋਸ਼ਿਸ਼ 
ਰਹੀ, ਜਿਸ ਵਿੱਚ ਉਹ ਪੂਰੀ ਤਰ੍ਹਾਂ ਕਾਮਯਾਬ ਹੋਏ। ਉਹਨਾਂ ਦੀ 
ਸੋਚ, ਉਹਨਾਂ ਦੀ ਇੱਛਾ ਸ਼ਕਤੀ ਇਤਨੀ ਜ਼ਿਆਦਾ ਮਜ਼ਬੂਤ ਸੀ 
ਕਿ ਜਦੋਂ ਲੋਕ ਇਹ ਕਹਿੰਦੇ ਸਨ ਕਿ ਇਸ ਸਾਜ ਵਿੱਚ ਬਹੁਤ 
ਕਮੀਆਂ ਹਨ ਉਹਨਾਂ ਦਾ ਇਰਾਦਾ ਹੋਰ ਮਜ਼ਬੂਤ ਹੁੰਦਾ ਜਾਂਦਾ ਸੀ 
ਕਿ ਇਸ ਸਾਜ ਨੂੰ ਉਹ ਦਰਜਾ ਦਿਵਾਉਣਾ ਹੀ ਹੈ। ਇਸ ਸਾਜ ਦਾ 
ਪ੍ਰਚਾਰ ਕਰਨਾ ਹੀ ਹੈ। 

ਇੱਕ ਵਾਰੀ ਪੰ. ਸ਼ਿਵ ਕੁਮਾਰ ਜੀ 2016 ਵਿੱਚ ਇੰਗਲੈਂਡ 


ਵਰਿਆਮ 
5।। 5300੫130 59111 000੧ 


ਪ੍ਰੋਗਰਾਮ ਕਰਨ ਵਾਸਤੇ ਆਏ। ਲੀਡਸ ਸ਼ਹਿਰ ਵਿੱਚ ਵੀ ਪ੍ਰੋਗਰਾਮ 
ਸੀ। ਅਗਲੇ ਦਿਨ ਸਾਡੀ ਕਲਾਸ ਸੀ, ਜਿਥੇ ਅਸੀ ਸੰਗੀਤ 
ਸਿਖਾਉਂਦੇ ਸੀ। ਗੁਰੁ ਜੀ ਨੂੰ ਅਸੀਂ ਆਪਣੀ ਕਲਾਸ ਵਿੱਚ ਆਉਣ 
ਦਾ ਨਿਮੰਤਰਣ ਦਿੱਤਾ ਤਾਂ ਗੁਰੂ ਜੀ ਕਹਿੰਦੇ ਕਿ ਮੇਰਾ ਇੰਗਲੈਂਡ 
ਆਉਣ ਦਾ ਮਕਸਦ ਹੀ ਇਹ ਸੀ ਕਿ ਮੈਂ ਵੇਖਣਾ ਹੈ ਕਿ ਹਰਜਿੰਦਰ 
ਇੰਨੇ ਸਾਲਾਂ ਤੋਂ ਇਥੇ ਰਹਿ ਰਿਹਾ ਹੈ, ਇਸਨੇ ਕੀ ਕੀਤਾ ਹੈ, ਕੀ 
ਸਿਖਾਇਆ ਹੈ। 

ਗੁਰੂ ਜੀ ਨੇ ਮੇਰੇ ਸਿਖਾਏ ਹੋਏ 5 ਬੱਚਿਆਂ ਨੂੰ ਸੁਣਿਆ ਤੇ ਬਹੁਤ 
ਖ਼ੁਸ਼ ਹੋਏ। ਬੱਚਿਆਂ ਨੂੰ ਤੇ ਮੈਨੂੰ ਬਹੁਤ ਆਸ਼ੀਰਵਾਦ ਦਿੱਤਾ। 

ਲੀਡਸ ਤੋਂ ਵਾਪਸ ਲੰਡਨ ਗਏ। ਇੱਕ ਪ੍ਰੈਸ ਕਾਨਫ਼ਰੰਸ ਵਿੱਚ 
ਅਗਲੇ ਦਿਨ ਕਿਸੇ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਸੰਤੂਰ ਦੇ 
ਭਵਿੱਖ ਬਾਰੇ ਤੁਹਾਡਾ ਕੀ ਵਿਚਾਰ ਹੈ? ਗੁਰੂ ਜੀ ਨੇ ਜਵਾਬ ਦਿੱਤਾ 
ਕਿ ਮੈਂ ਕੱਲ ਹੀ ਬੱਚਿਆਂ ਨੂੰ ਸੁਣ ਕੇ ਆਇਆ ਹਾਂ, ਤੇ ਜਿਸ ਤਰ੍ਹਾਂ ਮੈਂ 
ਸੁਣਿਆ ਹੈ ਮੈਂ ਬਹੁਤ ਖ਼ਸ਼ ਹਾਂ ਕਿ ਮੇਰੀ ਸਿਖਾਈ ਹੋਈ ਵਿਦਿਆ ਹੂ- 
ਬ-ਹੂ ਉਸੇ ਤਰ੍ਹਾਂ ਹੀ ਅਗੇ ਸਿਖਾਈ ਜਾ ਰਹੀ ਹੈ, ਇਸ ਕਰਕੇ ਮੈਨੂੰ 
ਸੰਤੂਰ ਦੇ ਭਵਿੱਖ ਬਾਰੇ ਹੁਣ ਕੋਈ ਫਿਕਰ ਨਹੀਂ ਹੈ। 

ਮੈਂ ਆਪਣੇ ਆਪ ਨੂੰ ਬਹੁਤ ਹੀ ਭਾਗਾਂ ਵਾਲਾ ਸਮਝਦਾ ਹਾਂ ਕਿ 
ਪੂਜਯ ਸੀ ਸਤਿਗੁਰੁ ਜੀ ਨੇ ਮੇਰੇ ਜਿਹੇ ਨਿਮਾਣੇ, ਨਿਰਗੁਣ ਨੂੰ 
ਬਖਸ਼ਿਆ, ਕਿਰਪਾ ਕੀਤੀ, ਪੰ. ਸ਼ਿਵ ਕੁਮਾਰ ਜੀ ਦੇ ਨਾਲ 
ਮਿਲਾਇਆ, ਮੈਨੂੰ ਸੰਗੀਤ ਦਾ ਦਾਨ ਦਿੱਤਾ। ਇਸ ਦਾ ਦੇਣਾ ਮੈਂ 
ਕਦੇ ਵੀ ਨਹੀਂ ਦੇ ਸਕਦਾ, ਬੱਸ ਬਖਸ਼ਿਸ਼ ਹੀ ਮੰਗਦਾ ਹਾਂ, ਮੇਰਾ 
ਸਤਿਗੁਰੁ ਮੇਰੇ ਤੇ ਬਖਸ਼ਿਸ਼ ਕਰੇ, ਮੈਂ ਉਹਨਾਂ ਦੀ ਖ਼ੁਸ਼ੀਆਂ ਲੈਣ ਦੇ 
ਕਾਬਲ ਬਣ ਸਕਾਂ। 

ਅੱਜ ਪੰ.ਸ਼ਿਵ ਕੁਮਾਰ ਜੀ ਸਾਡੇ ਵਿੱਚ ਨਹੀਂ ਹਨ। ਸਰੀਰ ਕਰਕੇ 
ਭਾਵੇਂ ਉਹ ਸਾਡੇ ਨਾਲ ਨਹੀਂ ਹਨ ਪਰ ਉਹਨਾਂ ਦਾ ਦਿੱਤਾ ਹੋਇਆ 
ਪਿਆਰ ਦਾ ਅਤੇ ਸੰਗੀਤ ਦਾ ਖਜ਼ਾਨਾ ਹਮੇਸ਼ਾਂ ਉਹਨਾਂ ਨੂੰ ਅਮਰ 
ਰਖੇਗਾ। ਉਹਨਾਂ ਦੇ ਸਿਖਾਏ ਗਏ ਸਾਰੇ ਹੀ ਸ਼ਗਿਰਦਾਂ ਰਾਹੀਂ ਇਹ 
ਸਾਜ ਸੰਤੂਰ ਆਪਣੀਆਂ ਤਾਰਾਂ ਦੀ ਟੁਣਕਾਰ ਨਾਲ ਸਭ ਦਾ ਮਨ 
ਮੋਹਿਤ ਕਰਦਾ ਰਹੇਗਾ। 

ਸੀ ਸਤਿਗੁਰੁ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ।ਸ੍ਰੀ 
ਸਤਿਗੁਰੁ ਜੀ ਪੰ. ਸ਼ਿਵ ਕੁਮਾਰ ਜੀ ਨੂੰ ਆਪਣਿਆਂ ਚਰਨਾ ਵਿੱਚ 
ਨਿਵਾਸ ਬਖਸ਼ਣ, ਕਿਰਪਾ ਕਰਨ ਉਹਨਾਂ ਦੇ ਪਰਿਵਾਰ ਨੂੰ ਭਾਣਾ 
ਮੰਨਣ ਦਾ ਬਲ ਬਖਸ਼ਣ। 

ਪੂਜਯ ਗੁਰੂ ਜੀ ਦੇ ਚਰਨਾਂ ਵਿੱਚ ਮੇਰੀ ਨਮਸਕਾਰ ਹੈ, 
ਸ਼ਰਧਾਂਜਲੀ ਹੈ। 

ਸੰਪਰਕ:- -447429 127685 


ਜੁਲਾਈ-2022 


ਪਿਗ110115॥0॥% 90118.੮0।। 


“ ਸਤਿਗੁਰੁ ਜੀ ਦਾ ਨਿਵਾਸ ਮੇਰੇ ਮਾਤਾ-ਪਿਤਾ ਘਰ ਪਹਿਲੀ 
ਵਾਰ ਹੋਇਆ ਹੈ”, ਤਿੰਨਾਂ-ਚਹੁੰਆਂ ਪੀੜ੍ਹੀਆਂ 'ਚ ਸਾਡੇ ਘਰ ਤੇ 
ਹੋਈ ਇਸ ਕਿਰਪਾ ਨੂੰ ਵੱਡੇ ਭਾਗ ਮਹਿਸੂਸ ਕਰਦੇ ਹੋਏ ਚਾਚਾ ਜੀ 
ਸ੍. ਬਲਕਾਰ ਸਿੰਘ ਨੇ ਕਿਹਾ। ਨਾਲੇ ਕਿਹਾ ਜੇ ਵੀਰ (ਸਰ. ਤਾਰਾ 
ਸਿੰਘ ਅਨਜਾਣ) ਹੁੰਦਾ ਤਾਂ ਬਹੁਤ ਖੁਸ਼ ਹੁੰਦਾ।ਸਰਸੇ, ਦਿੱਲੀ, 
ਬੰਗਲੂਰ ਬੈਠੇ ਸਾਰੇ ਪਰਵਾਰ ਨੇ ਇਹ ਮਾਣ ਮਹਿਸੂਸ ਕੀਤਾ ਕਿ 
ਸਲੰਹ (ਯੂ.ਕੇ) 'ਚ ਆਪਣੇ ਘਰ 15 ਤੋਂ 17 ਮਈ 2022 ਨੂੰ 
ਸਤਿਗੁਰੂ ਜੀ ਦਾ ਨਿਵਾਸ ਹੋਇਆ। 

ਸੀ ਸਤਿਗੁਰੁ ਉਦੈ ਸਿੰਘ ਜੀ ਦਾ ਯੂ.ਕੇ. ਦਾ ਛੋਟਾ ਜਿਹਾ, 
ਲਗਭਗ ਦੋ ਹਫਤਾਂਤ ਦਾ, ਦੌਰਾ ਉਲੀਕਿਆ ਜਾ ਰਿਹਾ ਸੀ।ਪੌਣੇ 
ਤਿੰਨ ਸਾਲ ਬਾਦ ਯੂ ਕੇ. ਦੀ ਧਰਤੀ ਨੂੰ ਭਾਗ ਲੱਗਣੇ ਸੀ।;6 ਮਈ 
ਤੇ 17 ਮਈ ਦੀਆਂ ਦੋ ਆਸਾ ਦੀ ਵਾਰਾਂ ਅਤੇ ਇਕ ਸ਼ਾਮ ਦੇ 
ਦਿਵਾਨ ਦੀ ਜਿੰਮੇਵਾਰੀ ਸਾਊਥਾਲ ਇਲਾਕੇ ਦੀ ਝੋਲੀ ਵਿਚ ਪਾਈ 
ਗਈ। ਪ੍ਰਧਾਨ ਜੀ (ਸ. ਜਗਜੀਤ ਸਿੰਘ ਚਾਨਾ) ਅਤੇ ਹੋਰ ਪਤਵੰਤੇ 
ਸੱਜਣ ਪ੍ਰਬੰਧ ਕਰਣ ਲਈ ਤਤਪਰ ਹੋਏ। ਲਿਸਟਾਂ ਬਣਨ 
ਲੱਗੀਆਂ। ਅਰਜ ਕਰਣ ਵਾਲਿਆਂ ਦੀਆਂ, ਘਰ `ਚ ਚਰਨ 
ਪਵਾਉਣ ਵਾਲਿਆਂ ਦੀਆਂ ਅਤੇ ਹੋਰ। ਗੱਲ ਹੋਣ ਲੱਗੀ ਇਸ 


ਵਰਿਆਮ 
5।। 5300੫130 59111 000੧ 


.ਾਥ 


ਰਾ 


-ਅਨਜਾਣ ਸੱਗੂ, ਯੂ.ਕੇ. 


ਸਮੇਂ ਸਤਿਗੁਰੁ ਜੀ ਦਾ ਨਿਵਾਸ ਕਿੱਥੇ ਹੋਏ। ਇਹ 
ਲਿਸਟ ਅਜੇ ਖਾਲੀ ਹੀ ਸੀ। ਜਿੱਥੇ ਪਹਿਲਾਂ ਨਿਵਾਸ 
ਹੁੰਦਾ ਰਿਹਾ ਉਹਨਾਂ ਸਿੱਖਾਂ ਨੂੰ ਖੁਸ਼ੀ ਵਿਚ ਚੇਤਾ ਹੀ 
_. ਨਾ ਰਿਹਾ ਹੋਵੇਗਾ। ਫਿਰ ਇੱਕ ਦੋ ਥਾਂਵਾਂ 'ਚ 
੨. ਪੁੱਛਿਆ-ਵੇਖਿਆ, ਘਰ ਦੀ ਮੁਰੈਮਤ ਹੋਣ ਕਰਕੇ 
ਉੱਥੇ ਵੀ ਇੰਤਜ਼ਾਮ ਨਾ ਜਚਿਆ।ਆਪਣੇ ਘਰ ਬਾਰੇ 
ਗੱਲ ਹੋਈ। ਘਰ ਵੇਖ ਕੇ ਸੁਰੱਖਿਆ ਤੇ ਸਹੂਲਤ ਪੱਖੋਂ 
ਪ੍ਰਧਾਨ ਜੀ ਦੀ ਤਸੱਲੀ ਸੀ। ਫਿਰ ਕੀ, ਇਸ ਘਰ 
ਵਿਚ ਸਤਿਗੁਰੁ ਜੀ ਦਾ ਨਿਵਾਸ ਰੱਖਣ ਲਈ ਅਰਜ 
ਕਰ ਦਿੱਤੀ ਗਈ। ਅਤੇ ਇੰਤਜ਼ਾਰ ਹੋਣ ਲੱਗਾ। 
“ਕਮਲਜੀਤ ਨੂੰ ਕਹੋ ਛੁੱਟੀ ਲੈ ਲਵੇ” ਪ੍ਰਧਾਨ 
__ ਜੀ ਨੇ ਫੋਨ `ਤੇ ਕਿਹਾ। ਇਸ ਗੱਲ ਦਾ ਅਰਥ ਸੀ ਕਿ 
ਅਰਜ ਪਰਵਾਨ ਹੋ ਗਈ ਹੈ, 15 ਮਈ ਐਤਵਾਰ ਦੇਰ 
ਸ਼ਾਮੀਂ ਸਤਿਗੁਰੂ ਜੀ ਦਾ ਆਗਮਨ ਹੋਵੇਗਾ ਅਤੇ 17 ਮਈ 
ਮੰਗਲਵਾਰ ਸਵੇਰੇ ਇੱਥੋਂ ਸਿੱਧਾ ਹੀਥਰੋ ਹਵਾਈ-ਅੰੱਡੇ ਲਈ 
ਰਵਾਨਗੀ। ਇੱਕ ਲੰਮੇ ਵਿਰਾਮ ਦੀ ਲੋੜ ਪੈ ਗਈ, ਲੰਮਾ ਸਾਹ 
ਲਿਆ, ਇਸ ਅਨੰਦਮਈ ਖਬਰ ਨੂੰ ਜਜਥ ਕਰਨ ਦਾ ਯਤਨ ਕੀਤਾ, 
ਯਾਦ ਆਈ ਆਪਣੇ ਸਵਰਗਵਾਸੀ ਮਾਤਾ-ਪਿਤਾ (ਬੀਬੀ 
ਜਸਪਾਲ ਕੌਰ ਤੇ ਸੰਤ ਤਾਰਾ ਸਿੰਘ ਅਨਜਾਣ) ਦੀ। ਮੈਂ ਖੁਦ ਤਾਂ 
ਅੱਧੀ ਦਮੜੀ ਦਾ ਛੀਂਬਾ ਵੀ ਨਹੀਂ । ਮੈਂ ਤਾਂ ਪਿਛਲੀ ਕਤਾਰ ਵਿਚ 
ਬੈਠਣ ਵਾਲਾ, ਅੱਗੇ-ਅੱਗੇ ਹੋਣ ਦੀ ਐਸੀ ਕਿਸੀ ਦੌੜ ਵਿਚ ਵੀ 
ਨਹੀਂ। ਮੈਂ ਤੇ ਕੁਛ ਵੀ ਨਹੀਂ । ਮੇਰੇ ਤੋਂ ਵਧ ਧਨਾਢ, ਸ਼ਰਧਾਵਾਨ, 
ਸੋਧੀ ਆਦਿ ਹਨ। ਇਹ ਤਾਂ ਉਸ ਮਾਲਕ ਦੀ ਕਿਰਪਾ ਹੈ। ਇਸ 
ਅਵਸਰ ਤੇ ਮੇਰੀ ਲੱਜਿਆ ਰਖ ਲਓ, ਇਹ ਅਰਦਾਸ ਮਨ 'ਚ ਕਰਦੇ 
ਹੋਏ ਪ੍ਰਧਾਨ ਜੀ ਨਾਲ ਗੱਲ ਅੱਗੇ ਤੋਰੀ। ਉਹਨਾਂ ਸਾਰੇ ਪ੍ਰਬੰਧ ਵਿਚ 
ਪੂਰੀ ਮਦਦ ਦਾ ਭਰੋਸਾ ਦਿੱਤਾ। ਮੈਂ ਉਸੀ ਵੇਲੇ ਆਪਣੀ ਪਤਨੀ 
ਕਮਲਜੀਤ ਕੌਰ ਨੂੰ ਛੁੱਟੀ ਦੀ ਅਰਜੀ ਦੇਣ ਲਈ ਵਟਸਐਪ ਸੁਨੇਹਾ 
ਭੇਜ ਦਿੱਤਾ। 
ਸਾਡੇ ਕੋਲ ਦਸਾਂ ਕੁ ਦਿਨਾਂ ਦਾ ਸਮਾਂ ਹੈ ਸੀ।ਸਕੂਲਾਂ ਵਿਚ 
ਅਧਿਆਪਕਾਂ ਨੂੰ ਚਲਦੇ ਸੈਸ਼ਨ ਵਿਚ ਖਾਸ-ਮ-ਖਾਸ ਕਾਰਨ 'ਤੇ 
ਜੁਲਾਈ-2022 


ਧਿਗ110115॥0॥6% 90118.੮0।੧ 


ਹੀ ਛੁੱਟੀ ਮਿਲ ਸਕਦੀ ਹੈ, ਨਹੀ ਤਾਂ ਨਹੀਂ ਮਿਲਦੀ।ਕਮਲਜੀਤ 
ਨੇ ਆਪਣੀ ਹੈੱਡ-ਟੀਚਰ ਸੈਰਾਹ ਕੌਟਲ ਨੂੰ ਦੱਸਿਆ ਕਿ ਸਾਡੇ 
ਰੁਹਾਨੀ ਆਗੂ ਸੀ ਸਤਿਗੁਰੂ ਜੀ ਸਾਡੇ ਘਰ ਆ ਰਹੇ ਹਨ, ਉਹਨਾਂ 
ਦੀ ਸੇਵਾ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ, ਅਤੇ ਛੁੱਟੀ ਸੁਤੇ 
ਸਿਧ ਹੀ ਮਨਜ਼ੂਰ ਹੋ ਗਈ। ਇੱਕ ਨਿਸ਼ਠਾਵਾਨ ਸਹਿਕਰਮੀ ਨੇ 
ਕਿਹਾ ,“ਜੇ ਪੋਪ ਸਾਡੇ ਘਰ ਆਣ ਤਾਂ ਮੈਂ ਖੁਸ਼ੀ ਦੇ ਮਾਰੇ ਫੁੱਲੀ ਨਹੀਂ 
ਸਮਾਵਾਂਗੀ”। ਕਮਲਜੀਤ ਨੇ ਕਿਹਾ ਮੇਰੀ ਵੀ ਇਹੀ ਮਨੋਸਥਿਤੀ 
ਹੈ, ਨਾਲੇ ਸੋਚਿਆ ਕਿ ਇਸਾਈ ਪੋਪ ਤੋਂ ਉੱਤੇ ਜੀਸਸ (ਈਸਾ) ਨੂੰ 
ਮੰਨਦੇ ਹਨ, ਗੁਰ ਦਾ ਦਰਜਾ ਤਾਂ ਇੱਥੇ ਬਣਦਾ ਹੈ। ਸਾਡੇ ਘਰ ਨੂੰ 
ਤਾਂ ਗੁਰੁ ਨਾਨਕ ਦੇਵ ਜੀ ਦੀ ਗੱਦੀ ਤੇ ਸੁਭਾਇਮਾਨ ਸੀ ਸਤਿਗੁਰੁ 
ਉਦੈ ਸਿੰਘ ਜੀ ਨੇ ਆਪਣੀ ਚਰਣ ਧੁੜ ਨਾਲ ਨਿਵਾਜਣਾ ਹੈ। 
ਫਿਰ ਇਹ ਘਰ ਵੀ ਤਾਂ ਉਹਨਾਂ ਦਾ ਹੀ ਹੈ। ਅਸੀਂ ਤਾਂ ਉਸ ਸਮੇਂ 
ਪ੍ਰਬੰਧ ਹੀ ਵੇਖਣਾ ਹੈ , ਆਏ ਗਏ ਸਿੱਖ ਸਾਧ ਨੂੰ ਲੰਗਰ-ਪਾਣੀ, 
ਪੰਜਾ-ਬਿਸਤਰਾ ਆਦਿ। ਤੇ ਇਸ ਪ੍ਰਬੰਧ ਲਈ ਵੀ ਸਤਿਗੁਰੁ ਜੀ 
ਹੀ ਸਾਡੇ ਸਹਾਈ ਹੋਣਗੇ। 

ਅਸੀਂ ਦੋਹਾਂ ਜੀਆਂ ਅਰਦਾਸ ਕੀਤੀ ਕਿ ਸਾਰਾ ਪ੍ਰਬੰਧ ਠੀਕ 
ਠਾਕ ਹੋ ਜਾਏ, ਨਾਲ ਇਹ ਮਤਾ ਪਕਾਇਆ ਕਿ ਆਪਾਂ ਸਹਿਜ 
ਰਹਿਣਾ ਹੈ, ਕਿਸੇ ਤਰਾਂ ਦਾ ਮਨ 'ਤੇ ਭਾਰ ਨਹੀਂ ਪੈਣ ਦੇਣਾ, ਸ਼ਿਵ 
ਬਟਾਲਵੀ ਦੇ ਉਸ ਸਰ ਵਾਂਗ ਜੋ ਨਾ ਔੜਾਂ 'ਚ ਸੁੱਕਦਾ ਹੈ ਤੇ ਨਾ 
ਹੀ ਬਰਸਾਤਾਂ 'ਚ ਚੜ੍ਹਦਾ ਹੈ। ਫਿਰ ਆਪੋ ਆਪਣੇ ਤਰੀਕੇ ਨਾਲ 
ਤਿਆਰੀ ਸ਼ੁਰੁ ਕੀਤੀ। ਉਸਨੇ 10 ਕੁ ਮੀਲ ਦੂਰ ਮੇਡਨਹੈੱਡ 'ਚ 
ਆਪਣੇ ਪੇਕੇ ਗੱਲ ਕੀਤੀ ਤਾਂ ਉਸਦੀ ਭਾਬੀ ਤੇ ਛੋਟੀ ਭੈਣ ਨੇ 
ਉਸੀ ਸਮੇਂ ਛੁੱਟੀ ਦੀ ਅਰਜੀ ਦੇ ਦਿੱਤੀ, ਮੰਮ ਨੂੰ ਤਾਂ ਰਿਟਾਇਰ 
ਹੋਣ ਕਰਕੇ ਛੁੱਟੀ ਹੀ ਛੁੱਟੀ ਹੈ।ਜਸਬੀਰ ਕੌਰ ਭੈਣ ਜੀ ਨੇ ਵੀ ਛੁੱਟੀ 
ਦੀ ਅਰਜੀ ਦੇ ਦਿੱਤੀ। ਫਿਰ ਉਹਨਾਂ ਘਰ 'ਚ ਹੀ ਬੇਸਨ, ਮਟਰੀ 
ਆਦਿ ਬਣਾ ਲਏ। ਇੰਨੇ ਹੱਥਾਂ ਨਾਲ ਸਿੱਖਾਂ-ਸੇਵਕਾਂ ਦੇ ਲੰਗਰ 
ਪਾਣੀ ਦਾ ਪ੍ਰਬੰਧ ਸੌਖਾ ਹੁੰਦਾ ਜਾਪਿਆ। ਸੋਧ ਦੇ ਲੰਗਰ ਲਈ 
ਜਗਦੀਸ਼ ਕੌਰ ਨੇ ਇਸ ਤਰ੍ਹਾਂ ਵਿਸਤਾਰ ਨਾਲ ਸਮਝਾਇਆ ਕਿ 
ਕਮਲਜੀਤ ਨੇ ਖੁਦ ਸੋਧ ਰੱਖਣ ਦਾ ਮਨ ਬਣਾ ਲਿਆ। ਉਸ ਇਹ 
ਵੀ ਦੱਸਿਆ ਕਿ ਖਾਣ-ਪੀਣ ਦੇ ਸਮਾਨ ਬਾਰੇ ਇਹ ਜਾਣਕਾਰੀ 
ਵੀ ਰੱਖੋ ਕਿ ਕਿਹੜੀ ਥਾਂ-ਦੇਸ਼ ਤੋਂ ਆਇਆ ਹੈ। ਨਾਲ ਉਹਨੇ 
ਕਿਹਾ ਕਿ 15 ਤੇ 16 ਨੂੰ ਆ ਕੇ ਦੱਸਦੀ ਰਹੇਗੀ। 

ਸਤਿਗੁਰੂ ਜੀ ਲਈ 5 ਮਈ ਨੂੰ ਜਲ-ਪਾਣੀ ਦਾ ਪ੍ਰਬੰਧ 
ਪ੍ਰਧਾਨ ਜੀ ਘਰ ਸੀ। ਉਹਨਾਂ ਦੱਸਿਆ ਕਿ ਪਾਤਸ਼ਾਹ ਜੀ ਇੱਥੇ 
ਦੁੱਧ ਸਿਰਫ ਅਹਿੰਸਾ ਮਿਲਕ ਵਾਲਿਆਂ ਦਾ ਹੀ ਛਕਦੇ ਹਨ। ਸੋ 
ਉਹਨਾਂ ਦਾ ਫੋਨ ਲੈ ਕੇ, ਅਗਲੇ ਦਿਨ ਦੁੱਧ, ਪਨੀਰ, ਘਿਉ, ਚੀਜ਼ 


ਵਰਿਆਮ 
5।। 5300੫130 59111 000੧ 


ਆਦਿ ਆਰਡਰ ਕਰ ਦਿੱਤੇ । ਅਹਿੰਸਾ ਮਿਲਕ, ਜਿਸ ਤਰ੍ਹਾਂ ਦਾ ਨਾਮ 
ਉਸੀ ਤਰਾੰ ਗਊਆਂ ਦੀ ਸਾਂਭ-ਸੰਭਾਲ ਕਰਦੇ ਹਨ। ਪੱਛਮੀ ਦੇਸ਼ਾਂ 
`ਚ ਬੜੀ ਸਲਾਹੁਣਯੋਗ ਗੱਲ ਹੈ। ਪਛਲੇ 15 ਸਾਲਾਂ ਤੋਂ ਸੀਤਾ ਰਾਮ 
ਹੁਰੀਂ ਨੇ ਲੈਸਟਰ ਵਿਖੇ ਇਹ ਫਾਰਮ ਰੱਖਿਆ ਹੈ। ਸਾਨੂੰ ਸਾਰਾ ਸਮਾਨ 
20 ਮੀਲ ਦੂਰ ਉਹਨਾਂ ਦੇ ਘਰੋਂ (ਵਾਟਫੋਰ੍ਡ , ਲੰਦਨ) ਮਿਲ ਗਿਆ। 
ਇਸੇ ਦੌਰਾਨ ਰਜਿੰਦਰ ਕੌਰ ਆਂਟੀ ਜੀ ਨਾਲ ਗੱਲ ਹੋਈ। 
ਉਹਨਾਂ ਕਿਹਾ, “ਮੈਂ ਸੋਧ ਰੱਖੀ ਹੈ, ਆ ਕੇ ਮਦਦ ਕਰ ਦਵਾਂਗੀ।”ਸੋ 
ਸਤਿਗੁਰੂ ਜੀ ਅਤੇ ਸੋਧੀਆਂ ਲਈ ਵੀ ਪਰਸ਼ਾਦੇ ਆਦਿ ਦਾ ਪ੍ਰਬੰਧ 
ਸੌਖਾ ਹੁੰਦਾ ਜਾਪਿਆ। ਮੀਨੂ ਬਣਨ ਲੱਗਾ, ਕਿੱਦਣ ਕੀ ਪਕਾਣਾ 
ਹੈ। ਹੋਰਾਂ ਥਾਂਵਾਂ ਤੋਂ ਵੀ ਸਾਰ ਲਈ ਗਈ, ਕਿਤੇ ਹਰ ਘਰ ਵਿਚ 
ਮਸ਼ਰੂਮ ਹੀ ਨਾ ਪਕਦਾ ਰਹੇ ! ਸਮਾਨ ਦੀ ਲਿਸਟ ਤਿਆਰ ਹੋਣ 
ਲੱਗੀ। ਬਾਅਦ ਵਿਚ ਜਗਦੀਸ਼ ਕੌਰ ਨੇ ਵੀ ਸੋਧ ਰਖ ਲਈ ਤੇ 
ਆਪਣੀ ਭੂਆ ਜੀ (ਬੀਬੀ ਰਜਿੰਦਰ ਕੌਰ) ਨਾਲ ਕਮਾਨ ਸੰਭਾਲੀ। 
6-8 ਮਈ ਈਸਟ ਲੰਦਨ 'ਚ ਪ੍ਰੋਗਰਾਮ (ਆਸਾ ਦੀ ਵਾਰ ਤੇ 


ਜੁਲਾਈ-2022 


ਪਿਗ110115॥06% 90118.੮0।੧ 


ਇਕ ਆਗਅਬਰਰ ਪਕਾ 
ਪਰਵਾਰ ਘਰ ਸੀ। ਉਸ ਪਰਵਾਰ ਤੋਂ ਸਨਦੀਪ ਸਿੰਘ ਚਾਨਾ ਵੀ 
ਘਰ ਆਇਆ ਅਤੇ ਬੜੇ ਸੁਚੱਜੇ ਢੰਗ ਨਾਲ ਦਸ ਗਿਆ ਕਿ 
ਲਕੜੀ ਦਾ ਪਟੜਾ (ਇਸ਼ਨਾਨ ਲਈ) ਆਦਿ ਚਾਹੀਦਾ ਹੈ। ਜੋ 
ਸੂਬਾ ਕੁਲਦੀਪ ਸਿੰਘ ਹੁਰਾਂ ਘਰੋਂ ਲੈ ਆਂਦਾ। ਜਵੰਦ ਸਿੰਘ ਘਟੌੜੇ ਦੇ 
ਘਰ ਇਸ਼ਨਾਨ ਲਈ ਸੋਧ ਦੇ ਜਲ ਦਾ ਡਰੁਮ ਲੈਣ ਗਿਆ ਤਾਂ ਕੁਝ 
ਗੱਲਾਂ ਉਹਨੇ ਦੱਸੀਆਂ। ਮਦਦ ਦੀ ਪੇਸ਼ਕਸ਼ `ਚ ਸਾਡੇ ਗਵਾਂਢੀ ਵੀ 
ਪਿੱਛੇ ਨਹੀਂ ਸਨ। ਕੈਲਾਸ਼, ਸਲੀਮ, ਜੱਸ ਤੇ ਸੈਂਡੀ ਨੇ ਉਹਨਾਂ ਦੇ 
ਡਾਈਵ-ਵੇ ਵਿਚ ਸੰਗਤਾਂ ਦੀਆਂ ਗੱਡੀਆਂ ਖੜ੍ਹੀਆਂ ਕਰਨ ਦੀ 
ਪੇਸ਼ਕਸ਼ ਕੀਤੀ। 

ਖੈਰ ਐਤਵਾਰ 15 ਮਈ ਵੀ ਆ ਗਈ। ਪ੍ਰੋਜੈਕਟ ਮੈਨੇਜਰ ਦੀ 
ਲਿਸਟ 'ਚ ਅਜੇ ਕਈ ਕੰਮ ਬਚੇ ਸਨ। ਬਾਹਰ ਛੋਟਾ ਤੰਬੂ ਲਗਾਣਾ, 
ਕਮਰਿਆਂ ਵਿਚ ਸਮਾਨ ਪਾਸੇ ਕਰਕੇ ਸੰਗਤ ਦੇ ਬੈਠਣ ਲਈ 
ਚਾਦਰਾਂ ਵਿਛਾਣਾ, ਲੰਗਰ ਲਈ ਸੋਧ ਦਾ ਜਲ ਲਿਆਣਾ 
ਆਦਿ ਮੇਰੇ ਜਲ ਲਿਆਣ ਤਕ, ਕਮਲਜੀਤ ਦੇ ਭਰਾ ਤੇ ਜੀਜੇ ਨੇ 
ਡੈਡ ਦੀ ਸਲਾਹ ਨਾਲ ਇਹ ਕੰਮ ਵੀ ਪੂਰੇ ਕਰ ਦਿੱਤੇ। 

ਹੁਣ ਤਾਂ ਸਤਿਗੁਰੂ ਜੀ ਦੇ ਆਗਮਨ ਦਾ ਇੰਤਜ਼ਾਰ 
ਸੀ।ਤੜਕੇ ਆਸਾ ਦੀ ਵਾਰ ਅਤੇ ਦੁਪਹਿਰੀ ਸੰਗੀਤ ਸਮਾਗਮ 
ਬਰਮਿੰਘਮ (110 ਮੀਲ ਦੂਰ) ਸੀ। ਖਬਰ ਪਹੁੰਚ ਰਹੀ ਸੀ ਕਿ 
ਲੰਦਨ ਵਲ ਚਾਲੇ ਪਾ ਦਿੱਤੇ ਹਨ। ਸਿੱਖਾਂ ਸੇਵਕਾਂ ਘਰ ਚਰਣ 
ਪਾਂਦਿਆਂ ਸਮਾਂ ਹੋ ਹੀ ਜਾਣਾ ਸੀ। ਰਾਤੀਂ 9:30 ਵਜੇ ਚਿੱਟੀ ਰੋਲਸ 
ਰਾਇਜ਼ ਡਾਈਵ-ਵੇ 'ਚ ਆ ਖੜ੍ਹੀ ਹੋਈ। ਪਾਤਸ਼ਾਹ ਜੀ ਅਤੇ 
ਮਾਤਾ ਜੀ ਪਿਛਲੀ ਸੀਟ 'ਤੇ ਸਨ ਅਤੇ ਸੂਬਾ ਸੁਲੱਖਣ ਸਿੰਘ ਤੇ ਸੁ. 
ਮੱਖਣ ਸਿੰਘ ਤੂਰ ਅਗਲੀਆਂ ਸੀਟਾਂ 'ਤੇ। ਹੋਰ ਸਿੱਖਾਂ ਦੀਆਂ 
ਵਰਿਆਮ 
5।। 5300੫130 59111 000੧ 


ਇ_ ਗੱਡੀਆਂ ਕੁਛ ਪਹਿਲਾਂ ਪਹੁੰਚ ਚੁਕੀਆਂ ਸਨ ਤੇ ਕੁਝ 
| ਨਾਲ ਹੀ ਸਨ। ਲੰਮੇ ਸਫਰ, ਅਨੇਕਾਂ ਥਾਂਵਾਂ ਤੋਂ ਹੁੰਦੇ 

ਹੋਏ, ਕਿਤੇ ਜਲ-ਪਾਣੀ ਦਾ ਪ੍ਰਬੰਧ ਹੋਇਆ ਜਾਂ 
ਨਹੀਂ, ਸਵੇਰ ਦੇ ਤੁਰੇ ਹੋਏ ਫਿਰ ਵੀ ਕੋਈ ਅਕੇਵਾਂ 
ਨਹੀਂ ਬਲਕਿ ਮੁਸਕੁਰਾਹਟ ਭਰੀ ਸਤਿ ਸੀ ਅਕਾਲ ! 
ਪਾਤਸ਼ਾਹ ਜੀ ਦਾ ਸਹਿਜ ਵੇਖ ਕੇ ਅਸੀਂ ਵੀ ਸਹਿਜ 
ਹੋਣਾ ਹੀ ਸੀ। ਛੋਟੇ ਬੇਟੇ ਕ੍ਰਿਸ਼ਨ ਤਾਰਾ ਸਿੰਘ ਨੇ ਫੱਲ 
ਭੇਂਟ ਕੀਤੇ ਤਾਂ ਪਿਆਰ ਨਾਲ ਬਚਨ ਹੋਇਆ, 
“ਤੁਹਾਡੇ ਫੁੱਲ ਬਹੁਤ ਸੋਹਣੇ ਨੇ , ਤੁਸੀਂ ਘਰ ਦੇ ਅੰਦਰ 
ਲਿਜਾ ਕੇ ਰੱਖ ਦਿਓ”। ਘਰ ਦੇ ਅੰਦਰ ਚਰਨ ਪਾਏ, 
ਸਭ ਨੇ ਮੱਥਾ ਟੇਕਿਆ, ਮਿੰਟਾਂ-ਸਕਿੰਟਾਂ ਵਿਚ 
ਪਰਸ਼ਾਦੇ-ਪਾਣੀ ਦੀ ਅਰਜ ਕੀਤੀ। ਤੜਕੇ 4 ਵਜੇ 
ਆਸਾ ਦੀ ਵਾਰ ਹੈ ਅਤੇ ਉੱਥੇ ਜਾਣ ਲਈ 25 ਕੁ 
ਮਿਨਟ ਦਾ ਰਾਹ ਹੈ। ਕਦੀ ਸੋਚਦਾ ਹਾਂ ਕਿ ਮਨੁੱਖੀ ਸਰੀਰ ਇੰਨੀ 
ਘਟ ਨੀਂਦ ਦੇ ਬਾਵਜੂਦ ਵੀ ਕਿਵੇਂ ਸਹੀ ਕੰਮ ਕਰਦਾ ਰਹਿ ਸਕਦਾ 
ਹੈ।ਖੈਰ, ਉਹਦੀਆਂ ਉਹ ਹੀ ਜਾਣੇ ! 

ਰਸੋਈ ਮੁਖੀਆਂ ਨੇ ਕਲ ਦਾ ਲੰਗਰ-ਪਾਣੀ ਕੀ ਹੋਵੇ ਬਾਰੇ ਵੀ 
ਅਰਜ ਕਰ ਲਈ ਸੀ। ਸੋ ਕੁਝ ਚਿਰ ਹੋਰ ਬੈਠ ਕੇ ਉਹਨਾਂ ਲਿਖ ਲਿਆ 
ਕਿ ਕੀ ਸਮਾਨ ਲਿਆਣਾ ਹੈ ਤੇ ਕੀ ਘਰ ਪਿਆ ਹੈ। ਨਾਲ ਆਏ 
ਸਿੱਖਾਂ ਵਿੱਚੋਂ ਕੁਝ ਗਿਣਤੀ ਦੇ ਹੀ ਰਾਤੀਂ ਇੱਥੇ ਰਕੇ, ਬਾਕੀ ਸਭਨਾਂ 
ਨੇ ਨੇੜਲੇ ਥਾਂਵਾਂ `ਤੇ, ਘਰਾਂ 'ਚ ਰਹਿਣ ਦਾ ਪ੍ਰਬੰਧ ਕੀਤਾ ਹੋਇਆ 
ਸੀ। ਜਿਸ ਗਿਣਤੀ ਦੀ ਜਾਣਕਾਰੀ ਦੇ ਆਧਾਰ ਤੇ ਲੰਗਰ ਦਾ 
ਪ੍ਰਬੰਧ ਸੀ ਉਹ ਗਿਣਤੀ ਹੀ ਹਿਲ ਗਈ ਸੀ। ਪਰ ਰਸੋਈ'ਚ ਮੰਮ 
ਅਤੇ ਹੋਰਾਂ ਨੇ ਸਥਿਤੀ ਨੂੰ ਸਮਝਦੇ ਹੋਏ ਦੂਜੀ ਤੇ ਫਿਰ ਤੀਜੀ ਵਾਰੀ 
ਪਨੀਰ ਦੀ ਸਬਜ਼ੀ ਬਣਾ ਲਈ। ਸਾਰਿਆਂ ਦੀ ਰੱਜ ਕੇ ਤਸੱਲੀ ਸੀ। 

16 ਮਈ ਸੋਮਵਾਰ, ਸਤਿਗੁਰੂ ਜੀ ਤੜਕੇ 4 ਵਜੇ ਦੀ ਆਸਾ 
ਦੀ ਵਾਰ 'ਤੇ ਚਲੇ ਗਏ। ਉਪਰੰਤ ਕੁਛ ਹੋਰ ਸਿੱਖਾਂ ਨੂੰ ਦਰਸ਼ਨ ਦੇ ਕੇ, 
ਘਰੀਂ ਚਰਨ ਪਾ ਕੇ ਵਾਪਸ ਮੁੜੇ । ਵੱਡੇ ਬੇਟੇ ਅਰਜਨ ਤਾਰਾ ਸਿੰਘ ਨੇ 
ਅਰਜ ਕੀਤੀ ਮੇਰਾ ਜੀ.ਸੀ.ਐਸ.ਈ.(ਦੱਸਵੀਂ ਬੋਰੁਡ ਦੇ ਸਮਾਨ) 
ਦਾ ਪਹਿਲਾ ਪੇਪਰ ਅੱਜ ਹੈ। ਪਾਤਸ਼ਾਹ ਜੀ ਨੇ ਬਚਨ ਕੀਤਾ, 
“ਅਰਦਾਸ ਕਰ ਕੇ ਜਾਂਦੇ ਹੋ? ”। ਬੇਟੇ ਨੇ ਹਾਂਜੀ ਕਿਹਾ। 

ਪਾਤਸ਼ਾਹ ਜੀ ਲਈ ਲੰਗਰ ਪਾਣੀ ਦਾ ਪ੍ਰਬੰਧ ਪਿਛਲੇ ਕਮਰੇ 
ਵਿਚ ਸੀ। ਇੱਥੇ ਹੀ ਆਪ ਜੀ ਸਿੱਖਾਂ ਦੀਆਂ ਅਰਜਾਂ-ਬੇਨਤੀਆਂ 
ਸੁਣਦੇ ਸਨ। ਜਦੋਂ ਪਿਤਾ ਜੀ ਇੱਥੇ ਆਉਂਦੇ ਤਾਂ ਇਹ ਕਮਰਾ 
ਉਹਨਾਂ ਦਾ ਹੁੰਦਾ ਸੀ। ਉਹਨਾਂ ਦੀ ਸੋਚ ਸੀ ਕਿ ਬੈਠਕ ਇਸ ਤਰਾੰ 
ਦੀ ਹੋਏ ਜਿੱਥੇ ਸਾਧ-ਸੰਗਤ ਸੌਖੀ ਬੈਠ ਸਕੇ। ਸਵੇਰ ਦੇ ਪਰਸ਼ਾਦੇ 
ਜੁਲਾਈ-2022 


ਪਿਗ110115॥0/6% 90118.੮0।੧ 


ਪਾਣੀ ਤੋਂ ਬਾਅਦ, ਪਾਤਸ਼ਾਹ ਜੀ ਕਲਿਵਡਨ 
ਹਾਊਸ ਗਾਰਡਨ (ਮੇਡਨਹੈੱਡ ਨੇੜੇ) ਗਏ। 
ਉਪਰੰਤ ਇਸੇ ਬੈਠਕ "ਚ ਅਸੀਂ ਸਭ ਸੰਗਤ 
ਸਤਿਗੁਰੂ ਜੀ ਦੇ ਚਰਨਾਂ “ਚ ਬੈਠੇ । ਅਸੀਂ ਹੇਠਾਂ 
ਵਿਛੀਆਂ ਚਾਦਰਾਂ ਤੇ ਬੈਠੇ ਸਾਂ। ਇਕ ਬੀਬੀ ਨੇ 
ਜਪੁਜੀ ਸਾਹਿਬ ਬਾਣੀ ਸੁਣਾਉਣੀ ਚਾਹੀ। 
ਪਾਤਸ਼ਾਹ ਜੀ ਦੇ ਹੁਕਮ ਨਾਲ, ਗੁਰਬਾਣੀ ਦਾ . 
ਸਤਿਕਾਰ ਕਰਦਿਆਂ, ਉਸਨੇ ਪਾਤਸ਼ਾਹ ਜੀ ਦੇ _ 
ਬਰਾਬਰ ਲੈਵਲ ਤੇ ਬੈਠ ਕੇ ਬਾਣੀ ਪੜ੍ਹੀ। 
ਦਿੰਦਾ ਹੈ। 
ਇੱਥੇ ਹੀ ਪਿਤਾ ਜੀ ਦੀ ਨਾਮਧਾਰੀ ਡਿੱਵੈਂ , 
ਸਾਹਿਤ ਨੂੰ ਦੇਣ ਨੂੰ ਪਾਤਸ਼ਾਹ ਜੀ ਨੇ ਫਿਰ 
ਸਲਾਹਿਆ। ਪਿਤਾ ਜੀ ਦੀਆਂ ਰਚਿਤ 40 ਕੁ ਕਿਤਾਬਾਂ ਵਿੱਚੋਂ 25 
ਨਾਮਧਾਰੀ ਪੰਥ ਨਾਲ ਸੈਬਧਤ ਹਨ। ਸਾਊਥਾਲ ਸੰਗਤ ਦੀ ਲੋੜ 
ਅਤੇ ਉਲੀਕੇ ਕੰਮਾਂ ਬਾਰੇ ਸ਼ਾਮ ਦੇ ਦਿਵਾਨ 'ਤੇ ਜਾਣ ਤੋਂ ਪਹਿਲਾਂ 
ਸਹਿਜੇ ਹੀ ਕੁਝ ਬਚਨ ਸਾਂਝੇ ਕੀਤੇ। ਕਮਲਜੀਤ ਦੇ ਭਤੀਜੇ ਸਾਹਿਬ 
ਸਿੰਘ ਨੂੰ ਦਸਤਾਰ ਸਜਾਈ। ਪਰਿਵਾਰਕ ਖੁਸ਼ੀ ਹੋਰ ਵਧ ਗਈ। 
ਅੱਜ ਦਾ ਸਫਰ ਕਲ ਦੇ ਮੁਕਾਬਲੇ ਕੁਝ ਵੀ ਨਹੀਂ ਸੀ। ਸੋ 
ਪਾਤਸ਼ਾਹ ਜੀ ਦੇ ਨਾਲ ਹਾਜ਼ਰ ਸੇਵਾਦਾਰਾਂ ਨੂੰ ਵੀ ਘੱਟ ਥਕੇਵਾਂ ਸੀ, 
ਨਾਲੇ ਲੰਗਰ-ਪਾਣੀ ਦਾ ਪ੍ਰਬੰਧ ਸਮੇਂ ਸਿਰ ਸੀ। ਉਹਨਾਂ ਸ਼ਾਮ ਦੇ 
ਦਿਵਾਨ ਸਮੇਂ ਹੀ ਸਾਊਥਾਲ ਸੰਗਤ ਵੱਲੋਂ ਬਣਾਏ ਸਰ੍ਹੋਂ ਦੇ ਸਾਗ ਦਾ 
ਸਵਾਦ ਮਾਣਿਆ। ਘਰ ਵਧ ਗਏ ਪਰਸ਼ਾਦਿਆਂ ਦੀਆਂ ਚੂਰੀ 
ਵਧ ਨਿਸ਼ਚਿਤਤਾ ਤੇ ਨਿਸ਼ਚਿੰਤਤਾ ਸੀ। ਸੋ ਸਹਿਜ ਹੋਣਾ 
ਸੁਭਾਵਕ ਹੀ ਸੀ। ਅੱਜ ਰਾਤੀਂ ਵੀ ਬਹੁਤ ਥੋੜ੍ਹੇ ਜੀਅ ਹੀ ਘਰ ਰੁਕੇ। 
17 ਮਈ ਮੰਗਲਵਾਰ, ਅੱਜ ਵੀ ਕੁਝ ਥੋੜ੍ਹੇ ਜਿਹੇ ਘੰਟਿਆਂ ਦੀ 
ਨੀਂਦ ਤੋਂ ਬਾਅਦ, ਸਤਿਗੁਰੂ ਜੀ ਤੜਕੇ 4 ਵਜੇ ਦੀ ਆਸਾ ਦੀ 
ਵਾਰ `ਤੇ ਦਰਸ਼ਨ ਦੇਣ ਚਲੇ ਗਏ।ਭਾਰਤ ਵਾਪਸੀ ਦੀ ਉੜਾਨ 
ਸਵੇਰੇ ਹੀ ਸੀ, ਸੋ ਵਾਰ ਤੋਂ ਬਾਅਦ ਸਿੱਧਾ ਘਰ ਵਾਪਸੀ। ਅੱਜ 
ਤਿਆਰੀ ਕਰਨ ਲਈ ਮਾਤਾ ਜੀ ਘਰ ਹੀ ਰਹੇ। ਰਸੋਈ ਦਾ ਪ੍ਰਬੰਧ 
ਸਾਂਭਦੀਆਂ ਬੀਬੀਆਂ ਦੀ ਖੁਸ਼ੀ ਰਵਿੰਦਰ ਕੌਰ ਦੀ ਖਿੱਚੀ ਸੈਲਫੀ 
ਤੋਂ ਬਖੁਬੀ ਦਿੱਸਦੀ ਹੈ। ਲੰਗਰ-ਪਾਣੀ ਤੋਂ ਉਪਰੰਤ ਕੁਝ ਸਮਾਂ ਹੋਰ 
ਬਚਿਆ ਸੀ।ਸਤਿਗੁਰੂ ਜੀ ਨੇ ਬੈਠਕ 'ਚ ਬੈਠਿਆਂ ਵੱਡੇ ਬੇਟੇ 
ਅਰਜਨ ਨੂੰ ਪੁੱਛਿਆ। ਕਲ ਦਾ ਪੇਪਰ ਕਿੰਝ ਦਾ ਹੋਇਆ ਤੇ ਅੱਜ 


ਵਰਿਆਮ 
5।। 5300੫130 59111 000੧ 


ਕਾਹਦਾ ਪੇਪਰ ਹੈ। ਉਸ ਦੱਸਿਆ ਕਿ ਕਲ ਕੰਪਿਊਟਰ ਸਿਸਟਮ 
ਵਿਚ 8 ਜਾਂ 9 ਗ੍ਰੇਡ (9 ਸਭ ਤੋਂ ਵਧ ਹੈ) ਦੀ ਉਮੀਦ ਹੈ, ਅੱਜ 
ਬਾਇਲੋਜੀ ਦੀ ਤਿਆਰੀ ਵੀ ਇਸੀ ਦਰਜੇ ਦੀ ਹੈ।ਤੁਰਨ ਵੇਲੇ, ਛੋਟੇ 
ਬੇਟੇ ਕ੍ਰਿਸ਼ਨ ਨੂੰ ਆਪ ਜੀ ਨੇ ਪੁੱਛਿਆ, “ਤੁਹਾਨੂੰ ਪਤਾ ਹੈ ਸੀ 
ਕਿਸ਼ਨ ਕੌਣ ਸਨ? ” ਉਹ ਸਿਰਫ ਅੱਠਵੇਂ ਪਾਤਿਸ਼ਾਹ ਗੁਰ 
ਹਰਿਕ੍ਰਿਸ਼ਨ ਸਾਹਿਬ ਦਾ ਹੀ ਨਾਮ ਦਸ ਸਕਿਆ। ਸੂਬਾ ਸੁਲੱਖਣ 
ਸਿੰਘ ਨੇ ਕਿਹਾ, ਅਗਲੀ ਵਾਰ ਤਕ ਆਪਣੇ ਡੈਡੀ ਕੋਲੋਂ ਪੁੱਛ ਕੇ, 
ਪਤਾ ਕਰ ਕੇ ਰੱਖੀਂ। ਗੱਡੀ 'ਚ ਸਮਾਨ ਰੱਖਿਆ ਜਾ ਚੁਕਾ ਸੀ। 
ਪਾਤਸ਼ਾਹ ਜੀ ਤੇ ਮਾਤਾ ਜੀ ਵੀ ਜਾ ਬੈਠੇ। ਅਸੀਂ ਸਭ ਹੱਥ ਜੋੜ ਕੇ 
ਖੜ੍ਹੇ ਸਾਂ। ਕਮਲਜੀਤ ਕੌਰ ਨੇ ਸਹਿਜੇ ਹੀ ਬੇਨਤੀ ਕੀਤੀ - 
ਪਾਤਸ਼ਾਹ ਜੀ ਇੱਕ ਫੋਟੋ ਲੈ ਲਵਾਂ।ਪਾਤਸ਼ਾਹ ਜੀ ਨੇ ਵੀ ਸਹਿਜੇ 
ਬਚਨ ਕੀਤਾ, “ਜਰੂਰ ਲਓ”। ਅਤੇ ਕੈਮਰੇ ਕਲਿਕ ਹੋਣ ਲੱਗੇ। 
ਅਸੀਂ ਸਭ ਨੇ ਸਿਰ ਝੁਕਾਇਆ ਅਤੇ ਪਾਤਸ਼ਾਹ ਜੀ ਅਗਲੀਆਂ 
ਸੰਗਤਾਂ ਨੂੰ ਤਾਰਨ ਰਵਾਨਾ ਹੋਏ। 

ਇਹ ਸੇਵਾ ਦਾ ਮੌਕਾ ਵੱਡੇ ਭਾਗਾਂ ਨਾਲ, ਉਹਦੀ 
ਕਿਰਪਾ ਨਾਲ ਹੀ ਮਿਲਦਾ ਹੈ।ਡੇਢ ਦਿਨ ਪਹਿਲਾਂ ਦੀ ਮਨੋਸਥਿਤੀ 
`ਚ ਇੰਨ-ਬਿੰਨ ਕਈ ਕੰਮ ਕਰਨ ਵਾਲੇ ਸਨ, ਤਾਕਿ ਪ੍ਰਬੰਧ ਠੀਕ ਹੋ 
ਜਾਏ। ਤੇ ਉਹਦੀ ਕਿਰਪਾ ਨਾਲ ਇਹ ਸਭ ਸਹਿਜੇ ਹੀ ਹੋ ਗਏ। 

ਨਾਨਕ ਸਹਜੇ ਸੇਵਹਿ ਗੁਰੁ ਅਪਣਾ ਸੇ ਪੂਰੇ ਵਡਭਾਗੇ।। 

ਬਾਅਦ ਵਿਚ ਪ੍ਰਧਾਨ ਜੀ ਨੇ ਦੱਸਿਆ ਕਿ ਹਵਾਈ ਅੱਡੇ 
ਦੇ ਅੰਦਰੋਂ ਪਾਤਿਸ਼ਾਹ ਜੀ ਦਾ ਫੋਨ ਆਇਆ ਸੀ। ਉਹਨਾਂ ਬਚਨ 
ਕੀਤਾ ਕਿ ਸਭ ਠੀਕ-ਠਾਕ ਹੋ ਗਿਆ। 

ਸੈਪਰਕ- -447939165412 


ਜੁਲਾਈ-2022 


ਧਿਗ110115॥0॥6% 90118.੮0।। 


ਉਪਰ ਉਠ ਕੇ ਸੋਚਣ ਦਾ ਸਮਾਂ 


ਸ਼ੁਭਪ੍ਰੀਤ ਸਿੰਘ ਸਿੱਧੂ ਮੁਸੇਵਾਲਾ ਦੇ ਦਰਦਨਾਕ ਕਤਲ ਤੋਂ 
ਬਾਅਦ ਪੇਜਾਬ ਦੇ ਲੋਕਾਂ ਵਿੱਚ ਪੈਦਾ ਹੋਈ ਡਰ ਦੀ ਭਾਵਨਾ ਕਰਕੇ 
ਹਰ ਪੈਜਾਬ ਨੂੰ ਪਿਆਰ ਕਰਨ ਵਾਲੇ ਦਾ ਦਿਲ ਦਹਿਲ ਗਿਆ ਹੈ। 
ਮੌਤ ਭਾਵੇਂ ਕਿਸੇ ਵੀ ਸੈਲੀਬਰਿਟੀ ਜਿਨ੍ਹਾਂ ਵਿੱਚ ਕਬੱਡੀ ਖਿਡਾਰੀ 
ਸੈਦੀਪ ਨੰਗਲ, ਗੁਰਲਾਲ ਬਰਾੜ ਅਤੇ ਨੌਜਵਾਨ ਅਕਾਲੀ 
ਲੀਡਰ ਵਿਕੀ ਮਿਡੂਖੇੜਾ ਵਰਗੇ ਨੌਜਵਾਨਾਂ ਦੀ ਜਾਂ ਕਿਸੇ ਹੋਰ 
ਅਜਿਹੇ ਵਿਅਕਤੀ ਦੀ ਹੋਵੇ ,ਉਹ ਵੀ ਉਤਨੀ ਹੀ ਦਰਦਨਾਕ ਸੀ, 
ਜਿਤਨੀ ਸ਼ਭਦੀਪ ਸਿੰਘ ਸਿੱਧੂ ਮੁਸੇਵਾਲਾ ਦੀ ਹੋਈ ਹੈ। ਮੌਤ ਇੱਕ 
ਅਟੱਲ ਸੱਚਾਈ ਹੈ ਪ੍ਰਤੂ ਇਹ ਕਿਵੇਂ ਤੇ ਕਿਉਂ ਹੋਈ, ਇਹ ਇਨਸਾਨ 
ਨੂੰ ਹਲੂਣ ਕੇ ਰੱਖ ਦਿੰਦੀ ਹੈ? ਕੁਦਰਤੀ ਢੰਗ ਨਾਲ ਹੋਈ ਮੌਤ ਨੂੰ 
ਬਰਦਾਸ਼ਤ ਕਰਨਾ ਸੌਖਾ ਹੁੰਦਾ ਹੈ ਪ੍ਰਤੂ ਜਿਹੜੀ ਅਚਾਨਕ ਮੌਤ ਹੋਵੇ 
ਉਹ ਬਹੁਤ ਦੁੱਖਦਾਈ ਹੰਦੀ ਹੈ। ਮੌਤ ਭਾਵੇਂ ਕਿਸੇ ਵੀ ਮਾਂ ਦੇ ਪੁੱਤ- 
ਧੀ ਦੀ ਹੋਵੇ, ਉਹ ਹਮੇਸ਼ਾ ਦੱਖਦਾਈ ਅਤੇ ਅਤਿਐਅਤ ਦਰਦਨਾਕ 
ਹੁੰਦੀ ਹੈ। ਅਜਿਹੀਆਂ ਮੌਤਾਂ ਨੂੰ ਤਥਾ ਕਥਿਤ ਗੈਂਗਸਟਰਾਂ ਦੇ ਨਾਮ 
ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਇਹ ਕੌਣ ਲੋਕ ਹਨ? ਇਹ ਵੀ 
ਕਿਸੇ ਮਾਂ-ਪਿਓ ਦੇ ਪੁੱਤ-ਧੀ, ਭੈਣ-ਭਰਾ ਅਤੇ ਪਤੀ-ਪਤਨੀ ਹੁੰਦੇ 
ਹਨ। ਉਨ੍ਹਾਂ ਨੂੰ ਵੀ ਹਮਦਰਦੀ, ਪਿਆਰ ਅਤੇ ਸਤਿਕਾਰ ਦੀ ਲੋੜ 
ਹੁੰਦੀ ਹੈ। ਫਿਰ ਉਹ ਕਿਉਂ ਅਜਿਹੇ ਕੰਮਾ ਵਿੱਚ ਪੈ ਕੇ ਮਾਂ-ਪਿਓ, 
ਭੈਣ-ਭਰਾ ਅਤੇ ਪਤੀ-ਪਤਨੀ ਨੂੰ ਸੈਤਾਪ ਭੋਗਣ ਲਈ ਮਜ਼ਬੂਰ 
ਕਰਦੇ ਹਨ। ਸਮਾਜ ਨੂੰ ਇਹ ਸੋਚਣਾ ਹੋਵੇਗਾ ਕਿ ਉਹ ਕਿਹੜੇ 
ਹਾਲਾਤ ਵਿੱਚ ਇਸ ਪਾਸੇ ਨੂੰ ਮੁੱਖ ਮੋੜਦੇ ਹਨ? ਜਦੋਂ ਕਿ ਉਨ੍ਹਾਂ ਦੇ 
ਉਨ੍ਹਾਂ ਦੇ ਪਰਿਵਾਰਾਂ ਦੀ ਹਮੇਸ਼ਾ ਜਾਨ ਤਲੀ 'ਤੇ ਧਰੀ ਹੌੰਦੀ ਹੈ। 
ਸਮਾਜ ਵਿੱਚ ਵੀ ਬਦਨਾਮੀ ਹੁੰਦੀ ਹੈ। ਡਰ ਅਤੇ ਸਹਿਮ ਦੇ ਮਾਹੌਲ 
ਵਿੱਚ ਜੀਵਨ ਬਤੀਤ ਕਰਨਾ ਪੈਂਦਾ ਹੈ। ਸਰਕਾਰੀ ਤੰਤਰ ਉਨ੍ਹਾਂ ਦਾ 
ਜੀਣਾ ਦੁੱਭਰ ਕਰ ਦਿੰਦਾ ਹੈ। ਉਹ ਹਮੇਸ਼ਾ ਪੁਲਿਸ ਦੀ ਹਿਟ ਲਿਸਟ 
ਤੇ ਹੁੰਦੇ ਹਨ। ਪੁਲਿਸ ਪਰਿਵਾਰਾਂ ਨੂੰ ਵੀ ਤੋਗ ਪ੍ਰੇਸ਼ਾਨ ਕਰਦੀ 
ਰਹਿੰਦੀ ਹੈ। ਇਹ ਪੰਜਾਬੀਆਂ ਲਈ ਰੈਭੀਰਤਾ ਨਾਲ ਸੋਚਣ ਦਾ 
ਸਮਾਂ ਹੈ। ਸਭ ਤੋਂ ਪਹਿਲੀ ਗੱਲ ਉਨ੍ਹਾਂ ਨੂੰ ਅਜਿਹੇ ਪਾਸੇ ਜਾਣ ਤੋਂ 
ਰੋਕਣ ਲਈ ਵਾਤਾਵਰਨ ਭਾਈਚਾਰਕ ਸਾਂਝੀਵਾਲਤਾ ਵਾਲਾ 
ਬਣਾਇਆ ਜਾਵੇ । ਇਹ ਸਮੁੱਚੇ ਭਾਈਚਾਰੇ ਦੀ ਜ਼ਿੰਮੇਵਾਰੀ ਬਣਦੀ 
ਹੈ। ਸਾਡੇ ਸਾਰੇ ਧਰਮਾਂ ਦੇ ਮੁੱਖੀਆਂ ਨੇ ਸਰਬੱਤ ਦੇ ਭਲੇ ਦਾ ਸੈਦੇਸ਼ 
ਵਰਿਆਮ -----ਂ" 
5।। 5300੫130 59111 000੧ 


- ਉਜਾਗਰ ਸਿੰਘ 
ਦਿੱਤਾ ਹੈ। ਕੋਈ ਵੀ ਧਰਮ ਮਾਰਧਾੜ ਅਤੇ ਕਤਲੇਆਮ ਵਿੱਚ 
ਯਕੀਨ ਨਹੀਂ ਰੱਖਦਾ। ਪੰਜਾਬੀਆਂ ਨੂੰ ਉਸ ਤੇ ਪਹਿਰਾ ਦਿੰਦੇ ਹੋਏ 
ਆਪਣੇ ਬੱਚਿਆਂ ਨੂੰ ਆਪਸੀ ਪਿਆਰ ਨਾਲ ਵਿਚਰਣ ਦੀ 
ਸਿੱਖਿਆ ਦਿੱਤੀ ਜਾਵੇ। ਉਨ੍ਹਾਂ ਨੂੰ ਆਤਮ ਨਿਰਭਰ ਅਤੇ ਹੱਥੀਂ ਕੈਮ 
ਕਰਨ ਦੀ ਸਿੱਖਿਆ ਦਿੱਤੀ ਜਾਵੇ ਕਿਉਂਕਿ ਸਰਕਾਰੀ ਨੌਕਰੀਆਂ 
ਦਾ ਸਮਾਂ ਖ਼ਤਮ ਹੋ ਗਿਆ ਹੈ। ਸੈਸਾਰ ਵਿੱਚ ਪਾਈਵੇਟ ਕਾਰੋਬਾਰ ਦਾ 
ਯੁਗ ਹੈ। ਸਰਕਾਰਾਂ ਫੇਲ੍ਹ ਹੋ ਚੁੱਕੀਆਂ ਹਨ। ਸਰਕਾਰਾਂ ਨੂੰ ਵੀ 
ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਪਾਸੇ ਸਿਆਸੀ ਪਾਰਟੀਆਂ 
ਮਹੱਤਵਪੂਰਨ ਯੋਗਦਾਨ ਪਾ ਸਕਦੀਆਂ ਹਨ, ਬਸ਼ਰਤੇ ਕਿ ਉਹ 
ਸਿਆਸਤ ਤੋਂ ਉਪਰ ਉਠਕੇ ਪੰਜਾਬ ਦੇ ਭਲੇ ਬਾਰੇ ਸੈਜੀਦਾ ਹੋਣ। 
ਘਿਰਣਾ ਦੀ ਸਿਆਸਤ ਨੂੰ ਤਿਲਾਂਜਲੀ ਦਿੱਤੀ ਜਾਵੇ। ਜਿਸ ਤਰ੍ਹਾਂ 
ਸਿੱਧੂ ਮੁਸੇਵਾਲਾ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰ 
ਰਹੀਆਂ ਹਨ, ਉਸੇ ਤਰ੍ਹਾਂ ਉਨ੍ਹਾਂ ਨੂੰ ਹਰ ਅਜਿਹੀ ਮੌਤ 'ਤੇ ਦੁੱਖ ਪ੍ਰਗਟ 
ਕਰਨਾ ਚਾਹੀਦਾ ਹੈ। ਅਜੇ ਵੀ ਸਮਾਂ ਹੈ ਕਿ ਜਿਵੇਂ ਇਹ ਸਾਰੀਆਂ 
ਸਿਆਸੀ ਪਾਰਟੀਆਂ ਹਮਦਰਦੀ ਵਿਖਾਉਣ ਲਈ ਇਕ ਦੂਜੇ ਤੋਂ 
ਅੱਗੇ ਹੋ ਰਹੀਆਂ ਹਨ, ਉਸੇ ਤਰ੍ਹਾਂ ਆਪਸੀ ਦੁਸ਼ਮਣੀ, ਰੋਜ਼ਸ਼ ਅਤੇ 
ਵਿਰੋਧ ਨੂੰ ਤਿਲਾਂਜ਼ਲੀ ਦੇ ਕੇ ਇਕੱਮੁੱਠਤਾ ਨਾਲ ਇਸ ਸਮੱਸਿਆ ਦੇ 
ਹਲ ਲਈ ਸਾਂਝੇ ਤੌਰ ਲੋਕ ਰਾਇ ਬਣਾਉਣ ਤਾਂ ਜੋ ਕਿਸੇ ਵੀ ਮਾਂ- 
ਪਿਓ ਦੇ ਪੁੱਤ ਦੀ ਮੌਤ ਇਸ ਪ੍ਰਕਾਰ ਨਾ ਹੋਵੇ। ਘਿਰਣਾ ਦੀ ਥਾਂ 
ਪਿਆਰ ਅਤੇ ਸਦਭਾਵਨਾ ਦਾ ਵਾਤਾਵਰਨ ਪੈਦਾ ਕੀਤਾ ਜਾਵੇ। 
ਸਿਆਸੀ ਰੋਟੀਆਂ ਸੇਕਣ ਤੋਂ ਪ੍ਰਹੇਜ਼ ਕੀਤਾ ਜਾਵੇ। ਹਰ ਇਕ 
ਇਨਸਾਨ ਨੇ ਇਕ ਨਾ ਇਕ ਦਿਨ ਇਸ ਸੈਸਾਰ ਨੂੰ ਅਲਵਿਦਾ 
ਕਹਿਣੀ ਹੈ, ਫਿਰ ਕਿਸੇ ਦਾ ਬੁਰਾ ਕਿਉਂ ਕੀਤਾ ਜਾਵੇ। ਸਮੇਂ ਤੋਂ 
ਪਹਿਲਾਂ ਨਾ ਕਿਸੇ ਨੂੰ ਮਾਰਿਆ ਜਾਵੇ। ਵਿਓਪਾਰੀਆਂ ਲਈ ਵੀ 
ਇਕ ਬੇਨਤੀ ਹੈ ਕਿ ਉਹ ਆਪਣਾ ਕਾਰੋਬਾਰ ਸਾਫ਼ ਸੁਥਰੇ ਢੈਗ ਨਾਲ 
ਕਰਨ, ਮੁਨਾਫਾ ਜ਼ਾਇਜ ਲਿਆ ਜਾਵੇ। ਲੋਕਾਂ ਦੇ ਗਲ ਘੁੱਟ ਕੇ 
ਮੁਨਾਫਾ ਨਾ ਕਮਾਇਆ ਜਾਵੇ। ਮਜ਼ਦੂਰਾਂ ਨੂੰ ਮਜ਼ਦੂਰੀ ਦਾ ਸਹੀ 
ਮੁੱਲ ਦਿੱਤਾ ਜਾਵੇ। ਕਿਸੇ ਇਨਸਾਨ ਨਾਲ ਜ਼ਿਆਦਤੀ ਨਾ ਕੀਤੀ 


= 


ਜਾਵੇ। 
ਜੁਲਾਈ-2022 


ਪਿਗ110115॥06% 90118.੮0।੧ 


ਪੰਜਾਬ ਦਾ ਇਤਿਹਾਸ ਅਮੀਰ ਵਿਰਾਸਤ ਦਾ ਪ੍ਰਤੀਕ ਹੈ। 
ਗੁਰੂਆਂ ਪੀਰਾਂ ਦੀ ਧਰਤੀ ਦੀ ਪਵਿੱਤਰਤਾ ਮੁੜ ਬਹਾਲ ਕੀਤੀ 
ਜਾਵੇ। ਕਿਉਂਕਿ ਕੋਈ ਵੀ ਧਰਮ ਗਰੌਥ ਇਨਸਾਨੀਅਤ ਦਾ ਕਤਲ 
ਕਰਨ ਦੀ ਇਜ਼ਾਜਤ ਨਹੀਂ ਦਿੰਦਾ। ਫਿਰ ਸਾਡੇ ਨੌਜਵਾਨ ਕਿਉਂ 
ਗੁਮਰਾਹ ਹੋ ਰਹੇ ਹਨ। ਅਜਿਹੇ ਜੀਵਨ ਦਾ ਕੀ ਲਾਭ ਜਿਸ ਵਿੱਚ 
ਇਨਸਾਨ ਹਮੇਸ਼ਾ ਡਰ ਦੀ ਭਾਵਨਾ ਨਾਲ ਸੂਲੀ 'ਤੇ ਟੰਗਿਆ ਰਹੇ। 
ਸਿਆਸੀ ਪਾਰਟੀਆਂ ਲਈ ਚੋਣਾਂ ਤਾਂ ਆਉਂਦੀਆਂ ਰਹਿਣਗੀਆਂ 
ਪ੍ਰੰਤੂ ਪਜਾਬੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨੀ ਅਸੈਭਵ 
ਹੈ। ਅੱਸੀਵਿਆਂ ਵਿੱਚ ਪੰਜਾਬ ਨੇ ਸੈਤਾਪ ਭੋਗ ਕੇ ਵੇਖਿਆ ਹੈ। 
ਹਜ਼ਾਰਾਂ ਮਾਵਾਂ ਦੇ ਨੌਜਵਾਨ ਪੁੱਤ ਅਖਾਉਤੀ ਅੱਤਵਾਦ, ਆਪਸੀ 
ਧੜੇਬਦੀ ਅਤੇ ਸਰਕਾਰੀ ਤੋਤਰ ਦੀਆਂ ਕਾਰਵਾਈਆਂ ਦਾ ਸ਼ਿਕਾਰ 
ਹੋ ਕੇ ਜਾਨਾਂ ਗੁਆ ਚੁੱਕੇ ਹਨ। ਉਨ੍ਹਾਂ ਘਟਨਾਵਾਂ ਦੇ ਪ੍ਰਤੀਕਰਮ 
ਵਜੋਂ ਸੀ ਹਰਿਮਦਰ ਸਾਹਿਬ ਅਤੇ ਹੋਰ ਗੁਰੁ ਘਰਾਂ ਵਿੱਚ ਜ਼ੁਲਮ ਹੋਏ 
ਤੇ ਜਾਨਾਂ ਗਈਆਂ। ਅਨੇਕਾਂ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ ਅਤੇ 
ਇਸਤਰੀਆਂ ਦੇ ਪਤੀ ਮੌਤ ਦੇ ਮੂੰਹ ਵਿੱਚ ਚਲੇ ਗਏ। ਬੱਚੇ ਅਨਾਥ 
ਹੋ ਗਏ। ਪੈਜਾਬ ਦੀ ਆਰਥਿਕਤਾ ਸੁਰੱਖਿਆ ਏਜੈਸੀਆਂ ਤੇ ਹੋਏ 
ਖ਼ਰਚੇ ਕਰਕੇ ਡਾਵਾਂ ਡੋਲ ਹੋ ਗਈ, ਜਿਸਦਾ ਸੈਤਾਪ ਅੱਜ ਤੱਕ 
ਪੰਜਾਬ ਭੁਗਤ ਰਿਹਾ ਹੈ। ਅਜੇ ਤੱਕ ਉਹ ਜ਼ਖ਼ਮ ਅੱਲੇ ਹਨ। ਇਸ 
ਲਈ ਸਿਆਸੀ ਪਾਰਟੀਆਂ ਦੇ ਨੁਮਾਇਦਿਆਂ ਨੂੰ ਆਪਣੀ 
ਅਤਹਕਰਨ ਦੀ ਆਵਾਜ਼ ਸੁਣਕੇ ਵਰਤਮਾਨ ਅਸਥਿਰਤਾ ਦੀ 
ਸਥਿਤੀ ਦਾ ਮੁਕਾਬਲਾ ਕਰਨ ਲਈ ਸਰਬ ਪਾਰਟੀ ਦੀ ਮੀਟਿੰਗ 
ਬੁਲਾ ਕੇ ਏਕਤਾ ਦਾ ਸਬੂਤ ਦੇਣਾ ਚਾਹੀਦਾ ਹੈ। ਪਹਿਲ ਕਰਨਾ 
ਸਰਕਾਰ ਦਾ ਫਰਜ ਬਣਦਾ ਹੈ। ਅਜਿਹੇ ਕਤਲਾਂ ਨੂੰ ਟਾਰਗੈਟ 
ਕਿਲਿੰਗ ਕਹਿ ਕੇ ਸਰਕਾਰ ਆਪਣੇ ਫਰਜ਼ਾਂ ਤੋਂ ਮੁਨਕਰ ਨਹੀਂ ਹੋ 
ਸਕਦੀ । ਸਰਕਾਰ ਨੂੰ ਕੋਈ ਠੋਸ ਨੀਤੀ ਬਣਾ ਕੇ ਸਰਬਸੈਮਤੀ ਨਾਲ 
ਫ਼ੈਸਲਾ ਕਰਨਾ ਚਾਹੀਦਾ ਹੈ। ਜੇਕਰ ਸਿਆਸੀ ਲੋਕ ਹੁਣ ਵੀ ਨਾ 
ਸਮਝੇ ਤਾਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਅਸੈਭਵ ਹੋ 
ਜਾਵੇਗਾ। ਪਹਿਲਾਂ ਹੀ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਲਪੇਟ 
ਵਿੱਚ ਆਈ ਹੋਈ ਹੈ। ਨੌਜਵਾਨਾਂ ਦੀ ਕਾਊਂਸਲਿੰਗ ਕਰਨ ਲਈ 
ਪ੍ਰਬੋਧ ਕਰਨੇ ਚਾਹੀਦੇ ਹਨ। ਨੌਜਵਾਨਾਂ ਨੂੰ ਵੀ ਕਿਸੇ ਦੀ ਤਰੱਕੀ 'ਤੇ 
ਖ਼ਾਰ ਨਹੀਂ ਖਾਣੀ ਚਾਹੀਦੀ ਸਗੋਂ ਮੁਕਾਬਲੇ ਦੀ ਭਾਵਨਾ ਨਾਲ ਖੁਦ 
ਤਰੱਕੀ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਜੇਲ੍ਹਾਂ ਵਿੱਚ ਬਦ 
ਨੌਜਵਾਨਾ ਨੂੰ ਸਿੱਧੇ ਰਸਤੇ ਪਾਉਣ ਲਈ ਉਨ੍ਹਾਂ ਦੇ ਮਾਪਿਆਂ ਦੀ 
ਸਹਿਮਤੀ ਨਾਲ ਕਾਊਂਸਲਿੰਗ ਕਰਨ ਵਾਲੀਆਂ ਟੀਮਾ ਜੇਲ੍ਹਾਂ ਦੇ 
ਦੌਰੇ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਨ । ਨੌਜਵਾਨਾਂ ਦੇ ਮਾਪੇ 
ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਲੈਣ ਤਾਂ ਜੋ ਉਨ੍ਹਾਂ ਨੂੰ ਮੁੱਖ ਧਾਰਾ 
ਵਿੱਚ ਲਿਆਂਦਾ ਜਾ ਸਕੇ। ਪੁਲਿਸ, ਜੇਲ੍ਹ ਅਤੇ ਸਿਵਲ 
ਅਧਿਕਾਰੀਆਂ ਨੂੰ ਵੀ ਆਪਣੀ ਸੋਚ ਬਦਲਨੀ ਪਵੇਗੀ ਤਾਂ ਜੋ 
ਵਰਿਆਮ 
5।। 5300੫130 59111 000੧ 


੮੨ 


ਨੌਜਵਾਨਾ ਨੂੰ ਸਿੱਧੇ ਰਸਤੇ ਪਾਇਆ ਜਾ ਸਕੇ। 
ਸਾਬਕਾ ਜਿਲ੍ਹਾ ਲੋਕ ਸੈਪਰਕ ਅਧਿਕਾਰੀ 
ਸੈਪਰਕ-94178 13072 
ਧ]887511211480੧31100.2019 


ਰੋਟੀ ਖਾਣ ਵਾਲਿਓ 


ਥੋੜ੍ਹਾ ਕੁ ਖ਼ਿਆਲ ਕਦੇ 

ਭੁੱਖੇ ਢਿੱਡਾਂ ਵੱਲ ਵੀ ਕਰੋਂ 
ਖਾਲੀ ਹੱਥ ਆਏ ਸੀ 
ਖਾਲੀ ਹੱਥ ਜਾਵਣਾ ਹੈ 

ਗੱਲ ਪੱਕੀ ਜਿਹਨ 'ਚ ਭਰੋਂ। 
ਸੋਚੋ ਕੁਝ ਉਨ੍ਹਾਂ ਬਾਰੇ 
ਢਿੱਡ ਵਿੱਚ ਭਾਰ ਲੈ ਜੋ 

ਸਿਰ ਉੱਤੇ ਭਾਰ ਨੂੰ ਨੇ ਢੋਂਹਦੀਆਂ 
ਪੋਹ ਦੇ ਮਹੀਨੇ ਵਿੱਚ 

ਨਗਨ ਸਰੀਰ ਵੇਖ 
ਅੱਖਾਂ ਕਿਉਂ ਨੀ ਤੇਰੀਆਂ ਏ ਚੋਂਦੀਆਂ 
ਕੋਠੇ ਉੱਤੇ ਕੋਠੇ ਤੁਸੀਂ ਚਾੜ੍ਹੀ ਜਾਓ ਬੇਸ਼ੱਕ 
ਪਰ ਝੁੱਗੀਆਂ ਦਾ ਹੱਲ ਵੀ ਕਰੋ 
ਰੋਟੀ ਖਾਣ ਵਾਲਿਓ 
ਥੋੜ੍ਹਾ ਕੁ ਖ਼ਿਆਲ ਕਦੇ 

ਭੁੱਖੇ ਢਿੱਡਾਂ ਵੱਲ ਵੀ ਕਰੋ। 
ਜੇਠ ਦੀਆਂ ਲੂਆਂ ਨਾਲ 

ਸੜੇ ਵੇਖੋ ਜਿਸਮਾਂ ਨੂੰ 

ਅਤਰ ਫੁਲੇਲਾਂ ਲਾਉਣ ਵਾਲਿਓ 
ਲੱਠੇ ਨਾਲ ਹੀ ਢੱਕ ਦੇਵੋਂ 
ਪਿਜਰ ਸਰੀਰ ਹੋਏ 
ਰੋਜ਼ ਨਵਾਂ ਸੂਟ ਪਾਉਣ ਵਾਲਿਓ 
ਲੋਕਾਂ ਦਿਆਂ ਹੱਕਾਂ ਦੇ ਲਈ 
ਉੱਠਦੇ ਜੋ ਹੱਥ 
ਕਦੇ ਉਹਨਾਂ ਕੋਲ ਜਾ ਕੇ ਵੀ ਖੜ੍ਹੋ 
ਰੋਟੀ ਖਾਣ ਵਾਲਿਓ 
ਥੋੜ੍ਹਾ ਕੁ ਖ਼ਿਆਲ ਕਦੇ 

ਭੁੱਖੇ ਢਿੱਡਾਂ ਵੱਲ ਵੀ ਕਰੋਂ 
ਸੈਪਰਕ- 98558-83534 


ਜੁਲਾਈ-2022 
ਧਿਗ110115॥03॥6% 9118.੮0।1 


ਕੁਂਝ ਖ਼ਬਰਾਂ ਵੇਲ ਝਾਤ ਮਾਰੀਏ :- 
1. ਕੈਂਸਰ ਨੇ ਪੰਜਾਬ ਦੇ ਪਿਡਾਂ ਵਿਚ ਮਚਾਈ ਤਬਾਹੀ । ਕਾਰਨ- 
ਕੀਟਨਾਸ਼ਕ ਸਪਰੇਅ ਵਿਚਲੇ ਕੈਮੀਕਲ ! 
2. ਤੌਥ ਸਾਬਤ ਹੋ ਜਾਣ ਉੱਤੇ ਕੀਟਨਾਸ਼ਕ ਸਪਰੇਅ ਗਲਾਫੋਸੇਟ 
ਉੱਤੇ ਪੈਜਾਬ ਵਿਚ ਪਾਬਦੀ ! ਇਸ ਕੀਟਨਾਸ਼ਕ ਸਦਕਾ ਜਿਗਰ ਹੋ 
ਰਹੇ ਫੇਲ੍ਹ ਅਤੇ ਕੈਂਸਰ ਵਿਚ ਭਾਰੀ ਵਾਧਾ! (ਟਾਈਮਜ਼ ਆਫ਼ 
ਇਡੀਆ ਵਿਚ ਛਪੀ ਰਿਪੋਰਟ-25 ਅਕਤੂਬਰ 2018) 
3. ਪੰਜਾਬ ਵਿਚ ਕੈਂਸਰ ਫੈਲਾਉਂਦੇ ਕੀਟਨਾਸ਼ਕਾਂ ਵਿਚ ਕੋਈ ਰੋਕ 
ਨਹੀਂ!।।ਇਡੀਅਨ ਐਕਸਪ੍ਰੈਸ ਵਿਚ ਛਪੀ ਰਿਪੋਰਟ) 
4. ਇੰਡੀਆ ਵਾਟਰ ਪੋਰਟਲ ਦੀ 21 ਨਵੈਬਰ 2019 ਦੀ 
ਰਿਪੋਰਟ- ਪੈਜਾਬ ਦੀ ਧਰਤੀ ਹੁਣ ਜ਼ਹਿਰ ਉਗਲਣ ਲੌਂਗ ਪਈ ਹੈ। 
ਪੰਜਾਂ ਦਰਿਆਵਾਂ ਦੀ ਧਰਤੀ ਦੇ ਪਾਣੀ, ਹਵਾ ਅਤੇ ਜ਼ਮੀਨ ਦੇ 
ਹੇਠਾਂ ਵੀ ਜ਼ਹਿਰੀਲੇ ਕੈਮੀਕਲਾਂ ਦਾ ਭਡਾਰ ਜਮ੍ਹਾਂ ਹੋ ਚੌਕਿਆ ਹੈ। 
5. ਮਾਲਵਾ ਬਣਿਆ-ਕੀਟਨਾਸ਼ਕ ਸਪਰੇਅ ਦਾ ਭਡੜਾਰ-ਭਾਰਤ 
ਦੇ “ਕੈਂਸਰ ਕੈਪੀਟਲ” ਵਜੋਂ ਹੋਈ ਪਛਾਣ !ਪੂਰੇ ਪਜਾਬ ਵਿਚ ਵਰਤੇ 
ਜਾ ਰਹੇ ਕੈਮੀਕਲਾਂ ਦਾ 75 ਫੀਸਦੀ ਹਿੱਸਾ ਸਿਰਫ਼ ਮਾਲਵਾ ਵਿਚ 
ਹੀ ਵਰਤਿਆ ਜਾ ਰਿਹਾ ਹੈ। ਪਿਛਲੇ 10 ਸਾਲਾਂ ਵਿਚ ਕੈਂਸਰ ਦੇ 
ਕੇਸਾਂ ਵਿਚ ਤਿਨ ਗੁਣਾ ਵਾਧਾ ਰਿਕਾਰਡ ਕੀਤਾ ਗਿਆ। ਏਸੇ ਹੀ 
ਦੌਰਾਨ ਕੀਤੀਆਂ ਗਈਆਂ 6 ਖੋਜਾਂ ਵਿਚ ਮਾਲਵਾ ਵਿਚਲੇ 
ਕੀਟਨਾਸ਼ਕਾਂ ਦੇ ਅਸਰ ਹੇਠ ਆਏ ਲੋਕਾਂ ਦੀ ਲਿਆਕਤ ਵਿਚ 
ਘਾਟਾ ਅਤੇ ਬਚੇ ਜੈਮਣ ਦੀ ਸਮਰਥਾ ਉੱਤੇ ਵੀ ਕਾਫੀ ਮਾੜਾ ਅਸਰ 
ਲੌਭਿਆ ਗਿਆ। 

ਪੂਰੇ ਮਾਲਵੇ ਵਿਚ ਹੀ ਹਵਾ, ਪਾਣੀ, ਮਿਟੀ ਅਤੇ 'ਫੁਡ-ਚੇਨ” 
(ਉਪਜ) ਵਿਚ ਭਾਰੀ ਮਾਤਰਾ ਵਿਚ ਕੀਟਨਾਸ਼ਕਾਂ ਦੇ ਐਸ਼ ਲੱਭੇ ਜਾ 
ਚੁਕੇ ਹਨ। 
6. ਮਾਲਵੇ ਦੇ ਦੋ ਪਿਡਾਂ-ਅਰਨੇਤੂ (ਪਟਿਆਲਾ ਜ਼ਿਲ੍ਹਾ) ਅਤੇ 
ਵੱਂਲੀਪੁਰ (ਲੁਧਿਆਣਾ ਜ਼ਿਲ੍ਹਾ) ਉੱਤੇ ਹੋਈ ਖੋਜ 
“ਐਗਰੀਕਲਚਰਲ ਸਾਈਂਸਿਸ” ਜਰਨਲ ਵਿਚ ਛਪੀ ਹੈ।ਉਸ ਖੋਜ 
ਪਤਰ ਵਿਚ “ਪੈਸਟੀਸਾਈਡ ਇਨ ਐਗਰੀਕਲਚਰਲ ਰਨਅਔਫ 
ਅਫੈਕਟਿਗ ਵਾਟਰ ਰਿਸੋਰਸਿਸ ਇਨ ਪੰਜਾਬ” ਅਧੀਨ ਜੋ ਤੌਥ 
ਛਪੇ, ਉਹ ਹਨ- 
ਵਰਿਆਮ 


5।। 5300੫130 59111 0੧ 


ਪੰਜਾਬ ਹਿਤੈਸ਼ੀਓ ! 
ਪੰਜਾਬ ਇੰਕ ਵਾਰ ਫਿਰ ਨੰਬਰ ਵਨ ਉੱਤੇ ! 


“ਦੋਨਾਂ ਪਿਡਾਂ ਦੇ 81 ਫੀਸਦੀ ਲੋਕ ਮਨੇ ਕਿ ਉਹ ਲੋੜੋਂ' ਵੌਧ 
ਕੀਟਨਾਸ਼ਕ ਵਰਤ ਰਹੇ ਹਨ। 
“ਕਣਕ ਬੀਜਣ ਲੋਗਿਆਂ “ਸੀਜ਼ਨ” ਦੌਰਾਨ ਹੀ ਤਿਨ ਵਾਰ 
ਕੀਟਨਾਸ਼ਕ ਸਪਰੇਅ ਕੀਤਾ ਜਾਂਦਾ ਹੈ। 
ਪਾਣੀ ਕੀਟਨਾਸ਼ਕਾਂ ਨਾਲ ਅਤੇ ਫੈਕਟਰੀਆਂ ਦੀ ਗੈਦਗੀ ਸਦਕਾ 
ਪ੍ਰਦੂਸ਼ਿਤ ਹੋ ਚੁੰਕਿਆ ਹੈ। ਇਸ ਬਾਰੇ ਟੈਸਟ ਕਰਨ ਬਾਅਦ ਸਪਸ਼ਟ 
ਹੋ ਚੁੱਕਿਆ ਹੈ। 
ਮੈਂਗਨੀਜ਼, ਨਿੱਕਲ, ਕੌਪਰ, ਸਿੰਕਾ, ਕੈਡਮੀਅਮ ਅਤੇ ਯੂਰੇਨੀਅਮ 
ਭਾਰੀ ਮਾਤਰਾ ਵਿਚ ਲੌਭੇ ਜੋ ਇਨਸਾਨੀ ਸਰੀਰ ਕਿਸੇ ਵੀ ਹਾਲ 
ਵਿਚ ਜਰ ਹੀ ਨਹੀਂ ਸਕਦਾ। 
“_ਘੋਗਰ ਨਦੀ ਦੇ ਪਾਣੀ ਦੇ ਟੈਸਟ ਕਰਨ ਬਾਅਦ ਪਤਾ 
ਲੌਗਿਆ ਹੈ ਕਿ ਜਿਨੇ ਜ਼ਹਿਰੀਲੇ ਤੌਤ ਉਸ ਪਾਣੀ ਵਿਚ ਲੌਂਭੇ ਹਨ, 
ਉਹ ਇਨਸਾਨੀ ਸਰੀਰ ਦੇ ਜਰ ਸਕਣ ਦੀ ਹਦ ਤੋਂ ਲਗਭਗ 100 
ਗੁਣਾ ਵਧ ਹਨ। ਇਹ ਜ਼ਹਿਰੀਲੇ ਤੌਤ ਹਨ- ਨਿੱਕਲ, ਕਰੋਮੀਅਮ, 
ਐਂਟੀਮਨੀ, ਸਟਰੈਂਸ਼ੀਅਮ, ਮੈਂਗਨੀਜ਼, ਜ਼ਿਕ, ਟਿਨ, ਸਿੰਕਾ, 
ਕੈਡਮੀਅਮ, ਟਾਈਟੇਨੀਅਮ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ 
ਹਾਣੀਕਾਰਕ ਤੌਤ। ਇਨ੍ਹਾਂ ਸਦਕਾ ਜਿਗਰ, ਗੁਰਦੇ, ਦਿਮਾਗ਼, 
ਦਿਲ ਦੇ ਰੋਗਾਂ ਸਮੇਤ ਕੈਂਸਰ ਵੀ ਭਾਰੀ ਮਾਤਰਾ ਵਿਚ ਹੋ ਰਿਹਾ ਹੈ। 
“ਮਾਲਵੇ ਦੇ ਪਿੰਡਾਂ ਵਿਚ ਲੋਕਾਂ ਦੇ ਚੈੱਕਔਪ ਦੌਰਾਨ ਅਨੇਕ 
ਰੋਗੀ ਲੌਭੇ। ਇਹ ਬੀਮਾਰੀ ਨਾਲ ਪੀੜਤ ਲੋਕ ਲਗਭਗ ਹਰ ਘਰ 
ਵਿਚ ਸਨ। ਇਨ੍ਹਾਂ ਵਿਚ ਕੈਂਸਰ ਅਤੇ ਹੈਪਾਟਾਈਟਿਸ ਸੀ ਬੀਮਾਰੀ 
ਦਾ ਭਡਾਰ ਸੀ। ਇਨ੍ਹਾਂ ਤੋਂ ਇਲਾਵਾ ਅਨੇਕ ਘਰਾਂ ਵਿਚ ਬੋਚੇ ਵਕਤ 
ਤੋਂ ਪਹਿਲਾਂ ਜੰਮੇ ਹੋਏ ਸਨ, ਅਨੇਕ ਗਰਭ ਵਿਚ ਹੀ ਮਰ ਚੁਕਿਆਂ 
ਬਾਰੇ ਪਤਾ ਲੋਂਗਿਆ ਜੋ ਬਾਕੀ ਪੈਜਾਬ ਨਾਲੋਂ 5 ਗੁਣਾ ਵਧ 
ਗਿਣਤੀ ਸੀ। ਇਜ ਹੀ ਜੈਮਦੇ ਸਾਰ ਮਰਨ ਵਾਲੇ ਬਚਿਆਂ ਦੀ 
ਗਿਣਤੀ ਵੀ ਪੈਜ ਗੁਣਾ ਵੋਧ ਲੌਭੀ। 

ਅਨੌਕ ਘਰਾਂ ਦੇ ਬਚਿਆਂ ਵਿਚ ਯਾਦਦਾਸ਼ਤ ਦੀ ਕਮਜ਼ੋਰੀ 
ਸੀ, ਅਨੇਕ ਮਦਬੌਂਧ ਲੌਭੇ, ਕੌਂਝ ਦੇ ਦੇਦਾਂ ਦੁਆਲੇ ਜਬਾੜੇ ਉੱਤੇ 
ਜੁਲਾਈ-2022 


ਧਿਗ110115॥0॥6% 9118.੮0।੧ 


ਨੀਲੀ ਲਕੀਰ ਲੋਭੀ , ਕਈਆਂ ਦੇ ਦੇਦਾਂ ਉੱਤੇ ਦਾਗ਼ ਲੱਭੇ ਤੇ ਬਹੁਤ 
ਸਨ। 

ਜਦੋਂ ਟੈਸਟ ਕੀਤੇ ਗਏ ਤਾਂ ਇਨ੍ਹਾਂ ਬਚਿਆਂ ਦੇ ਸਰੀਰਾਂ ਵਿਚ 
ਵੱਡੀ ਗਿਣਤੀ ਕੀਟਨਾਸ਼ਕ ਅਤੇ ਮਾੜੇ ਕੈਮੀਕਲਾਂ ਦੇ ਅਸ਼ ਲੌਂਭੇ। 

ਸਭ ਤੋਂ ਵੱਧ ਤਕਲੀਫ਼ਦੇਹ ਗੋਲ ਇਹ ਸੀ ਕਿ ਇਨ੍ਹਾਂ ਵਿੱਚੋਂ 
ਕਿਸੇ ਨੂੰ ਇਹ ਐਦਾਜ਼ਾ ਹੀ ਨਹੀਂ ਸੀ ਕਿ ਜਿਹੜੀਆਂ ਬੀਮਾਰੀਆਂ 
ਨਾਲ ਜੂਝਦੇ ਇਹ ਸਾਰੇ ਪਿੰਡ ਦੇ ਲੋਕ ਰੋਜ਼ ਦੇ ਹਸਪਤਾਲਾਂ ਦੇ 
ਗੇੜਿਆਂ ਵਿਚ ਉਲਝੇ ਪਏ ਹਨ, ਇਹ ਉਨ੍ਹਾਂ ਦੇ ਆਪਣੇ ਹੀ ਵੱਲੋਂ 
ਵਰਤੇ ਵਾਧੂ ਕੀਟਨਾਸ਼ਕਾਂ ਸਦਕਾ ਹੋ ਰਹੇ ਹਨ। 

ਜਦੋਂ ਕੌਂਝ ਨੇ ਇਹ ਕਿਹਾ ਕਿ ਉਹ ਆਪਣੇ ਲਈ ਬੀਜੀਆਂ 
ਸਮਝਾਇਆ ਗਿਆ ਕਿ ਉੱਪਰਲੀ ਸਪਰੇਅ ਹੀ ਨਹੀਂ, ਇਹ ਤਾਂ 
ਪਾਣੀ ਰਾਹੀਂ ਧਰਤੀ ਹੇਠ ਪਹੁੰਚ ਕੇ ਹਰ ਫਸਲ ਵਿਚ ਜ਼ਹਿਰ ਭਰ 
ਰਹੀ ਹੈ ਤਾਂ ਉਹ ਵੀ ਪਰੇਸ਼ਾਨ ਹੋ ਗਏ। 

ਸਭ ਕੁਂਝ ਜਾਣ ਲੈਣ ਬਾਅਦ ਵੀ ਇਨ੍ਹਾਂ ਕਿਸਾਨਾਂ ਨੂੰ 
ਆਰਗੈਨਿਕ ਖਾਦਾਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਤੇ ਉਹ ਹਾਲੇ 
ਵੀ ਕੀਟਨਾਸ਼ਕਾਂ ਨੂੰ ਛੋਡਣ ਬਾਰੇ ਹਿਚਕਿਚਾ ਰਹੇ ਸਨ। 
7. ਇਨ੍ਹਾਂ ਖ਼ਬਰਾਂ ਤੋਂ ਇਲਾਵਾ ਹੋਰ ਖੋਜ ਪਤਰ ਜੋ ਇਸ ਸੈਬਧ 


<_੨. ੨ 


ਵਿਚ ਛਪ ਚੁਕੇ ਹੋਏ ਹਨ, 


ਉਹ ਹਨ :- 
"_ਸਾਈਲੈਂਟ ਫੀਲਡਜ਼ (2 ਜੂਨ 2015) - ਪੰਜਾਬ ਵਿਚ 
ਪੈਸਟੀਸਾਈਡ ਦੇ ਕਹਿਰ ਨੇ ਬਚਿਆਂ ਨੂੰ ਨਿਗਲਣਾ ਸ਼ੁਰੂ ਕੀਤਾ। 


“ਪੰਜਾਬ ਦੇ 100 ਖੂਹਾਂ ਦੇ ਪਾਣੀ ਨੂੰ ਟੈਸਟ ਕਰਨ ਬਾਅਦ ਇਹ 
ਪਤਾ ਲੌਂਗਿਆ ਕਿ ਉਨ੍ਹਾਂ ਵਿਚ “ਟੌਕਸਿਕ ਕੰਕਟੇਲ” ਭਰੀ ਪਈ 
ਹੈ। 
"ਪੀਣ ਵਾਲੇ ਪਾਣੀ ਦੇ 20 ਫੀਸਦੀ ਖੂਹਾਂ ਵਿਚ ਨਾਈਟਰੇਟ 
50 ਮਿਲੀਗ੍ਾਮ ਪ੍ਰਤੀ ਲਿਟਰ ਤੋਂ ਕਈ ਗੁਣਾ ਵਧ ਲੌਭੇ ਜਿਸ 
ਸਦਕਾ ਪੰਜਾਬ ਦੇ ਉਨ੍ਹਾਂ ਇਲਾਕਿਆਂ ਦੇ ਬਚਿਆਂ ਵਿਚ 'ਬਲੂ 
ਬੇਬੀ ਸਿਡਰੋਮ” ਯਾਨੀ “ਮੈਟਹੀਮੋਗਲੋਬੀਨੀਮੀਆ” ਬੀਮਾਰੀ 
(ਨੀਲਾ ਪੈ ਜਾਣਾ) ਕਾਫੀ ਦਿਸਣ ਲੋਂਗ ਪਈ ਹੈ। 
8. ਆਲ ਇਡੀਆ ਇਸਟੀਚਿਊਟ ਦਿੱਲੀ ਵਿਚ ਦਾਖਲ ਹੋਏ 
ਬੌਚਿਆਂ ਦੇ ਸਰੀਰ ਅਦਰ ਸਿੰਕੇ, ਨਿਕੌਲ ਅਤੇ ਆਰਸੈਨਿਕ ਦੇ 
ਅਸ਼ ਮਿਲੇ। 

ਸਿਰਫ਼ ਪਜਾਬ ਹੀ ਨਹੀਂ, ਆਂਧਰ ਪ੍ਰਦੇਸ ਦੇ ਇਲੂਰੁ ਇਲਾਕੇ 
ਵਿਚ ਇੱਕੋ ਸਮੇਂ 600 ਲੋਕ ਹਸਪਤਾਲ ਦਾਖਲ ਹੋਏ ਜਿਨ੍ਹਾਂ ਦੇ 
ਵਰਿਆਮ “੧ 
5।। 5300੫130 59111 00੧ 


ਕਾਫੀ ਮਾਤਰਾ ਵਿਚ ਲੌਭੇ। ਏਮਜ਼ ਦੇ ਡਾਕਟਰਾਂ ਨੇ ਖੋਜ ਕਰ ਕੇ 
ਦਸਿਆ ਕਿ ਕੀਟਨਾਸ਼ਕ ਪਾਣੀ ਅਤੇ ਖਾਣੇ ਰਾਹੀਂ ਸਰੀਰਾਂ ਅਦਰ 
ਲੈਘ ਰਹੇ ਹਨ। 
9. ਸੈਗਰੂਰ ਦੀ ਜੈਸਮੀਨ ਖ਼ਾਨ ਨੇ ਆਪਣੇ 14 ਮਹੀਨੇ ਦੇ ਬਚੇ ਨੂੰ 
ਕੈਂਸਰ ਦੀ ਬੀਮਾਰੀ ਨਾਲ ਜੂਝਦਿਆਂ ਤਿਲ ਤਿਲ ਮਰਦਿਆਂ 
ਵੇਖਿਆ। ਪੀ.ਜੀ.ਆਈ. ਚੈਡੀਗੜ੍ਹ ਵਿਖੇ ਜਦੋਂ ਬਚੇ ਦੇ ਟੈਸਟ ਹੋਏ 
ਤਾਂ ਪਤਾ ਲਗਿਆ ਕਿ ਪੀਣ ਵਾਲੇ ਪਾਣੀ ਵਿਚ ਰਲੇ ਕੈਮੀਕਲਾਂ 
ਸਦਕਾ ਇਹ ਬੀਮਾਰੀ ਹੋਈ। ਉਸ ਇਲਾਕੇ ਵਿਚ ਕੀਟਨਾਸ਼ਕਾਂ ਨੇ 
ਤਬਾਹੀ ਮਚਾਈ ਹੋਈ ਹੈ ਜਿਸ ਸਦਕਾ ਅਨੇਕ ਹੋਰ ਬਚੇ ਅਤੇ 
ਨੌਜਵਾਨ ਕੈਂਸਰ ਪੀੜਤ ਹੁੰਦੇ ਜਾ ਰਹੇ ਹਨ। ਇਹ ਗਿਣਤੀ ਹੌਲੀ- 
ਹੌਲੀ ਵਧਦਿਆਂ ਹੁਣ ਗੌਡੀ ਨੰਬਰ 54703 ਰਾਹੀਂ ਬੀਕਾਨੇਰ ਵੇਲ 
ਜਾਣ ਵੇਲੇ ਲਗਭਗ 60 ਮਰੀਜ਼ ਕੈਂਸਰ ਦੇ ਇਲਾਜ ਲਈ ਏਸੇ ਥਾਂ 
ਤੋਂ ਲਿਜਾ ਰਹੀ ਹੈ !(ਫਸਟ ਪੋਸਟ ਰਿਪੋਰਟ) 
10.“ਦਾ ਗ਼ਾਰਡੀਅਨ” ਇਕ ਜੁਲਾਈ 2019 ਦੀ ਰਿਪੋਰਟ :- 

ਪੰਜਾਬ ਵਿਚ ਪੂਰੇ ਭਾਰਤ ਨਾਲੋਂ ਵੇਧ ਕੈਂਸਰ ਦੇ ਮਰੀਜ਼ ਹਨ 
ਵਰਤੇ ਜਾ ਰਹੇ ਹਨ। ਜਿੱਥੇ ਪੂਰੇ ਭਾਰਤ ਵਿਚਲੇ ਅਕੜੇ 80 ਕੈਂਸਰ 
ਦੇ ਮਰੀਜ਼ ਪ੍ਰਤੀ ਇੰਕ ਲੌਖ ਲੋਕ ਹਨ, ਉੱਥੇ ਪੰਜਾਬ ਵਿਚ 90 
ਕੈਂਸਰ ਦੇ ਮਰੀਜ਼ ਪਰਤੀ ਇੰਕ ਲੌਖ ਲੋਕ ਹਨ। ਇਸੇ ਲਈ ਇਹ 
ਕਹਿਣਾ ਅਤਿ ਕਥਨੀ ਨਹੀਂ ਕਿ ਪੰਜਾਬ ਵਿਚ ਅਨ ਨਹੀਂ, ਮੌਤ 
ਬੀਜੀ ਜਾਣ ਲੋਂਗ ਪਈ ਹੈ (ਇਡੀਅਨ ਸਟੇਟ ਵਿਅਰ ਫਾਰਮਰਜ਼ ਸੋ 
ਸੀਡਜ਼ ਆਫ ਡੈੱਥ) 
11 .ਹਾਰਵੈਸਟ ਔਫ ਕੈਂਸਰ (8 ਫਰਵਰੀ 2021 ਦੀ ਰਿਪੋਰਟ) :- 

ਅਬੋਹਰ, ਜੋਧਪੁਰ ਐਕਸਪੈੈਸ ਹੁਣ “ਕੈਂਸਰ ਟਰੇਨ” ਵਜੋਂ 
ਜਾਣੀ ਜਾਂਦੀ ਹੈ। ਉਸ ਵਿਚਲੇ 60 ਫੀਸਦੀ ਸਫਰ ਕਰਨ ਵਾਲੇ 
ਪੰਜਾਬੀ ਹਨ ਜੋ ਬੀਕਾਨੇਰ ਜਾ ਕੇ ਸਸਤਾ ਇਲਾਜ ਕਰਾਉਣ ਲਈ 
ਮਜਬੂਰ ਹਨ। ਔਸਤਨ ਰੋਜ਼ ਹੁਣ 100 ਕੈਂਸਰ ਦੇ ਮਰੀਜ਼ ਅਤੇ 
200 ਮਰੀਜ਼ਾਂ ਦੇ ਨਾਲ ਜਾਣ ਵਾਲੇ ਪੰਜਾਬੀ ਸਫਰ ਕਰ ਰਹੇ ਹਨ। 
ਕਾਰਨ ਇਹ ਦੌਸਿਆ ਜਾ ਰਿਹਾ ਹੈ ਕਿ 1.5 ਫੀਸਦੀ ਦੀ ਥਾਂ 20 
ਫੀਸਦੀ ਕੀਟਨਾਸ਼ਕ ਵਰਤੇ ਜਾ ਰਹੇ ਹਨ ਜਿਸ ਸਦਕਾ ਭਾਰਤ 
ਸਰਕਾਰ ਦੀ ਰਿਪੋਰਟ ਅਨੁਸਾਰ ਲਗਭਗ 18 ਨਵੇਂ ਮਰੀਜ਼ ਹਰ ਰੋਜ਼ 
ਕੈਂਸਰ ਦੇ ਸਾਹਮਣੇ ਆ ਰਹੇ ਹਨ। 

ਪੂਰੇ ਪਜਾਬ ਦਾ ਕੀਟਨਾਸ਼ਕਾਂ ਦਾ 75 ਫੀਸਦੀ ਹਿੱਸਾ ਸਿਰਫ਼ 
ਮਾਲਵਾ ਹੀ ਖਪਤ ਕਰ ਰਿਹਾ ਹੈ ਜਿਸ ਸਦਕਾ ਪਾਣੀ, ਹਵਾ ਤੇ 
ਮਿੰਟੀ ਤਾਂ ਪਲੀਤ ਹੋਏ ਹੀ ਹਨ, ਇੱਥੋਂ ਦੀਆਂ ਮਿਰਚਾਂ, ਮਸਾਲਿਆਂ 
ਅਤੇ ਸਬਜ਼ੀਆਂ ਵਿਚ ਵੀ ਕੀਟਨਾਸ਼ਕਾਂ ਦੇ ਅਸ਼ ਭਰੇ ਪਏ ਲੌਭੇ 
ਹਨ। 
ਜੁਲਾਈ-2022 


ਧਿਗ110115॥0॥6% 90118.੮0।੧ 


12. ਭਾਰਤ ਸਰਕਾਰ ਦੀ ਕੀਟਨਾਸ਼ਕਾਂ ਸੰਬਧੀ ਵਰਤੋਂ ਦੀ ਰਿਪੋਰਟ 


"ਸਨ 2009-10 ਤੋਂ 2014-15 ਦੇ ਵਿਚਕਾਰ 5 ਸਾਲਾਂ 

ਵਿਚ ਕੀਟਨਾਸ਼ਕਾਂ ਦੀ ਵਰਤੋਂ ਵਿਚ 50 ਫੀਸਦੀ ਵਾਧਾ ਹੋਇਆ 

ਲੌਭਿਆ। 

"ਇਹ ਵਰਤੋਂ ਸਭ ਤੋਂ ਵਧ ਮਹਾਰਾਸ਼ਟਰ ਵਿਚ, ਦੂਜੇ ਨੰਬਰ 

ਕੀਤੀ ਜਾ ਰਹੀ ਲੌਭੀ। 

“ਜੇ ਪਰ ਹੈਕਟੇਅਰ” ਕੀਟਨਾਸ਼ਕਾਂ ਦੀ ਵਰਤੋਂ ਦਾ ਹਿਸਾਬ 

ਪਹੁਚ ਚੁਕਿਆ ਹੋਇਆ ਹੈ ਅਤੇ ਦੂਜੇ ਨੰਬਰ ਉੱਤੇ ਹਰਿਆਣਾ। 

ਤੀਜੇ ਨੰਬਰ ਉੱਤੇ ਮਹਾਰਾਸ਼ਟਰ ਹੈ। 

“ਕੀਟਨਾਸ਼ਕਾਂ ਸਦਕਾ ਪੈਛੀ, ਮੋਛੀਆਂ, ਕੀਟ-ਪਤੰਗੇ, ਬੂਟੇ 

ਅਤੇ ਧਰਤੀ ਨੂੰ ਪੈਸ਼ਟਿਕ ਬਣਾਉਣ ਵਾਲੇ ਨਿੰਕੇ ਵਧੀਆ ਕੀਟਾਣੂ 

ਵੀ ਖ਼ਤਮ ਹੁੰਦੇ ਜਾ ਰਹੇ ਹਨ। 

"ਹਵਾ ਰਾਹੀਂ ਦੂਰ ਦੁਰੇਡੇ ਵਾਲੀਆਂ ਥਾਵਾਂ ਵੀ ਕੀਟਨਾਸ਼ਕਾਂ 

ਦੇ ਪ੍ਭਾਵ ਹੇਠ ਆਉਣ ਲੋਂਗ ਪਈਆਂ ਹਨ। 

"ਧਰਤੀ ਹੇਠਾਂ ਸਿਮ ਕੇ ਇਹ ਕੀਟਨਾਸ਼ਕ ਹਰ ਤਰ੍ਹਾਂ ਦੀ ਉਪਜ 

ਅਦਰ ਪਹੁਚ ਚੁਕੇ ਹੋਏ ਹਨ। 

ਜੇ ਔਜ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਜਾਵੇ ਤਾਂ ਸ਼ਾਇਦ ਪੂਰੀ ਧਰਤੀ 

ਨੂੰ ਤਦਰੁਸਤ ਹੋਣ ਵਿਚ ਇਕ ਸਦੀ ਤੌਕ ਲੌਗ ਸਕਦੀ ਹੈ। 

13. ਇਡੀਆ ਵਾਟਰ ਪੋਰਟਲ ਦੀ ਰਿਪੋਰਟ :- 
ਕੀਟਨਾਸ਼ਕਾਂ ਵਿਚਲੇ ਕੈਮੀਕਲ ਬਚਿਆਂ ਦੇ 

ਸਰੀਰਾਂ ਅਦਰ ਕਹਿਰ ਢਾਅ ਰਹੇ ਹਨ। ਮਿਟੀ, ਹਵਾ, ਪਾਣੀ ਅਤੇ 

ਖ਼ੁਰਾਕ ਰਾਹੀਂ ਇਹ ਗੁਰਦੇ, ਜਿਗਰ, ਦਿਲ, ਦਿਮਾਗ਼, ਪੌਠਿਆਂ, 

ਔਖਾਂ ਆਦਿ ਦੇ ਨੁਕਸ ਪੈਦਾ ਕਰਨ ਦੇ ਨਾਲੋਂ ਨਾਲ ਥਾਇਰਾਇਡ, 

ਨਸਾਂ ਦੇ ਰੋਗ, ਕੈਂਸਰ ਅਤੇ ਬਚੇ ਜੈਮਣ ਦੀ ਸਮਰਥਾ ਉੱਤੇ ਵੀ 

ਡੂੰਘਾ ਅਸਰ ਛੋਡ ਰਹੇ ਹਨ। 

ਵਿਚ ਹੋ ਰਹੇ ਕੈਂਸਰ ਦਾ ਆਧਾਰ ਵੀ ਕੀਟਨਾਸ਼ਕ ਹੀ ਮਨੇ ਜਾ ਚੁਕੇ 

ਹਨ। ਪਟਿਆਲਾ, ਹੁਸ਼ਿਆਰਪੁਰ, ਫਰੀਦਕੋਟ, ਲੁਧਿਆਣਾ ਵਿਚ 

ਪਸ਼ੂਆਂ ਉੱਤੇ ਹੋਈ ਖੋਜ ਰਾਹੀਂ ਇਹ ਅਸਰ ਲੌਭੇ ਜਾ ਚੁਕੇ ਹਨ ਜੋ 

ਡੈਗਰ ਡਾਕਟਰਾਂ ਵੌਲੋਂ ਦੌਸਿਆ ਗਿਆ ਹੈ। 

ਮੌਜੂਦਾ ਹਾਲਾਤ ਕੀ ਹਨ ? 

ਵਰਿਆਮ --------ਂ-ਂ.ਂ.-” 

5।। 5300੫130 59111 0੧ 


ਜ਼ਾਹਿਰ ਕੀਤੀ ਜਾ ਰਹੀ ਹੈ ਅਤੇ ਅਜਿਹੀ ਉਪਜ ਖਰੀਦਣ ਉੱਤੇ 
ਪੂਰਨ ਰੂਪ ਵਿਚ ਰੋਕ ਲਾਉਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ। 
ਕਲੀਨੀਕਲ ਮੈਡੀਕਲ ਥੈਰਾਪਿਊਟਿਕਸ ਜਰਨਲ ਵਿਚ 
ਪੰਜਾਬ ਦੇ 12 ਸਾਲਾਂ ਤੋਂ ਛੋਟੇ ਬਚਿਆਂ ਦੇ ਵਾਲਾਂ ਅਤੇ ਪਿਸ਼ਾਬ 
ਵਿਚ ਸਿੱਕਾ, ਕੈਡਮੀਅਮ, ਬੇਰੀਅਮ, ਮੈਂਗਨੀਜ਼ ਅਤੇ ਯੂਰੇਨੀਅਮ 
ਲੌਭੇ ਜਾਣ ਬਾਰੇ ਤੌਥ ਸਾਂਝੇ ਕੀਤੇ ਹਨ। ਇਨ੍ਹਾਂ ਵਿੱਚੋਂ 98 ਫੀਸਦੀ 
ਵਿਚ ਮਾੜੇ ਕੈਮੀਕਲਾਂ ਦੀ ਮਾਤਰਾ ਕਈ ਗੁਣਾ ਵਧ ਲੋਭੀ ਜੋ ਲੈਮੇ 
ਸਮੇਂ ਤੋਂ ਅਸਰ ਅਧੀਨ ਆਉਣ ਬਾਰੇ ਦਰਸਾਉਂਦੀ ਸੀ। 
ਸਾਰ: 
ਇਹ ਸਪਸ਼ਟ ਹੈ ਕਿ ਕੀਟਨਾਸ਼ਕਾਂ ਦੀ ਵਰਤੋਂ ਇਸ ਲਈ ਸ਼ੁਰੂ 
ਕੀਤੀ ਗਈ ਸੀ ਕਿ ਅਦਾਜ਼ਨ ਹਰ ਸਾਲ 42.66 ਮਿਲੀਅਨ 
ਅਮਰੀਕਨ ਡਾਲਰਾਂ ਜਿਨੀ ਫਸਲ ਕੀਟ ਪਤੇਗਿਆਂ ਦੇ ਹਮਲਿਆਂ 
ਨਾਲ ਖ਼ਤਮ ਹੋ ਜਾਂਦੀ ਸੀ। 
ਹੁਣ ਇਸ ਦੀ ਬੇਹਿਸਾਬੀ ਵਰਤੋਂ ਵਕਤੀ ਫ਼ਾਇਦੇ ਲਈ ਕਰ ਕੇ 
ਪੂਰੀ ਅਗਲੀ ਪੁਸ਼ਤ ਦੀ ਨਸਲਕੁਸ਼ੀ ਕਰਨ ਵੌਲ ਨੂੰ ਚਾਲੇ ਪਾਉਂਦੇ 
ਪਜਾਬੀ ਆਪਣੇ ਲਾਇਲਾਜ ਰੋਗਾਂ ਦਾ ਇਲਾਜ ਕਰਵਾਉਂਦੇ 
ਕਿਸਮਤ ਨੂੰ ਝੁਰਦੇ ਦੁਨੀਆ ਨੂੰ ਅਲਵਿਦਾ ਕਹਿਦੇ ਜਾ ਰਹੇ ਹਨ। 
ਗੁਰਦੇ , ਦਿਲ , ਜਿਗਰ ਦੇ ਰੋਗਾਂ ਨਾਲ ਜੂਝਦੇ ਪੰਜਾਬੀ ਬਚੇ ਜਾਂ 
ਤਾਂ ਸਤਮਾਹੇ ਜੈਮ ਰਹੇ ਹਨ, ਜਾਂ ਕੁੱਖ ਅਦਰ ਮਰ ਰਹੇ ਹਨ ਜਾਂ ਛੋਟੀ 
ਉਮਰੇ ਕੈਂਸਰ ਸਹੇੜ ਰਹੇ ਹਨ। ਜਿਹੜੇ ਬਚ ਗਏ, ਉਨ੍ਹਾਂ ਵਿੱਚੋਂ ਬਥੇਰੇ 
ਅਗੋਂ ਬਚੇ ਜੈਮਣ ਯੋਗ ਨਹੀਂ ਰਹਿਣ ਵਾਲੇ ! 
ਕੀ ਹਾਲੇ ਵੀ ਆਰਗੈਨਿਕ ਜਾਂ ਕੁਦਰਤੀ ਖਾਦਾਂ ਸ਼ੁਰੂ ਕਰਨ 
ਵਿਚ ਹੋਰ ਦੇਰੀ ਦੀ ਲੋੜ ਹੈ? 
ਕੀ ਜਿਹੜੇ ਉੰਗਲਾਂ ਉੱਤੇ ਗਿਣੇ ਜਾਣ ਵਾਲੇ ਲੋਕ ਪੰਜਾਬ 
ਪ੍ਰਤੀ ਪੀੜ ਨੂੰ ਪਾਲਦੇ, ਰੁਖ ਲਾਉਂਦੇ, ਪਲੀਤ ਪਾਣੀ ਸਾਫ਼ ਕਰਦੇ, 
ਬਚਾਉਣ ਦੇ ਜਤਨਾਂ ਵਿਚ ਜੁਟੇ ਹਨ, ਪੈਜਾਬ ਦੇ ਅਸਲ ਜੋਧੇ ਨਹੀਂ 
ਅਖਵਾਉਣੇ ਚਾਹੀਦੇ? ਇਹੀ ਹਨ ਸਾਡੇ ਅਸਲ ਪੇਜਾਬ ਰਤਨ, ਜੋ 
ਪੈਜਾਬੀਆਂ ਦੀ ਪੰਦ ਬਚਾਉਣ ਲਈ ਔਅੰਡੀ ਚੋਟੀ ਦਾ ਜ਼ੋਰ ਲਾ ਰਹੇ 
ਹਨ! 
ਜਾਗੋ ਪੈਜਾਬੀਓ, ਹਾਲੇ ਵੀ ਵੇਲਾ ਹੈ, ਕੀਟਨਾਸ਼ਕਾਂ ਤੋਂ ਤੌਬਾ 
ਕਰ ਲਈਏ , ਨਹੀਂ ਤਾਂ ਇਹ ਧਰਤੀ, ਮਾਂ ਬਣਨ ਦੀ ਥਾਂ ਡਾਇਣ 
ਬਣ ਕੇ ਸਾਨੂੰ ਚੌਬ ਜਾਏਗੀ !ਰਬ ਖ਼ੈਰ ਕਰੇ। 
28, ਪੀਤ ਨਗਰ, 
ਲੋਅਰ ਮਾਲ, ਪਟਿਆਲਾ 
0175-2216783 
ਜੁਲਾਈ-2022 


ਧਿਗ110115॥0॥% 9118.੮0।1 


ਰੀ 


ਵੈਸੇ ਮਨੁੱਖੀ ਸਰੀਰ ਦਾ ਹਰੇਕ ਐਗ ਹੀ ਬਹੁਤ ਮਹੱਤਵਪੂਰਨ 
ਹੈ। ਕਿਸੇ ਵੀ ਅਗ ਦੇ ਨਕਾਰਾ ਹੋਣ ਨਾਲ ਮਨੁੱਖ ਨਾਲ ਐਗਹੀਣ 
ਸ਼ਬਦ ਜੁੜ ਜਾਂਦਾ ਹੈ। ਇਹ ਸ਼ਬਦ ਪੈਦਾ ਹੁੰਦਿਆਂ ਹੀ ਜਾਂ ਕਿਸੇ 
ਦੁਰਘਟਨਾ ਤੋਂ ਬਾਅਦ ਵੀ ਜੁੜ ਸਕਦਾ ਹੈ ਜੋ ਬਹੁਤ ਹੀ 
ਦੁਖਦਾਇਕ ਹੁੰਦਾ ਹੈ। 

ਅੱਖਾਂ ਮਨੁੱਖੀ ਸਰੀਰ ਦਾ ਮਹੱਤਵਪੂਰਨ ਹੀ ਨਹੀਂ, ਬਹੁਤ 

ਕੋਮਲ ਅਤੇ ਚੁਸਤ ਐਗ ਹਨ। ਮਨੁੱਖ ਦੇ ਪੈਦਾ ਹੋਣ ਤੋਂ ਬਾਅਦ 
ਆਪਣੀ ਸਮਰੱਥਾ ਮੁਤਾਬਕ ਸਾਰੇ ਐਗ ਹੀ ਹਰਕਤ ਵਿੱਚ ਆਉਂਦੇ 
ਹਨ ਪਰ ਉਸ ਕਾਦਰ ਦੀ ਕੁਦਰਤ ਦੇ ਦਰਸ਼ਨ ਅੱਖਾਂ ਹੀ ਸਭ ਤੋਂ 
ਪਹਿਲਾਂ ਕਰਦੀਆਂ ਹਨ। ਅੱਖਾਂ ਦੀ ਮਹੱਤਤਾ ਵੇਖੋ, ਕਦੀ ਕਿਸੇ ਨੇ 
ਇਹ ਨਹੀਂ ਕਿਹਾ ਕਿ ਉਹ ਪੈਦਾ ਹੈਦੇ ਹੀ ਤੁਰ ਪਿਆ, ਗੱਲਾਂ ਕਰਨ 
ਲੱਗ ਪਿਆ ਜਾਂ ਕੁਝ ਹੋਰ। ਸਿਰਫ਼ ਏਹੀ ਕਿਹਾ ਜਾਂਦਾ ਹੈ,“ਫਲਾਣੇ 
ਦਿਨ, ਮਹੀਨੇ , ਸਾਲ ਜਾਂ ਈਸਵੀ ਵਿੱਚ ਉਸ ਨੇ ਫਲਾਣੇ ਦੇ ਗ੍ਰਹਿ 
ਵਿਖੇ ਅੱਖ ਖੋਲੂੀ।” 

ਸਰੀਰ ਵਿਚ ਕੋਈ ਤਕਲੀਫ਼ ਕਿਤੇ ਵੀ ਹੋਵੇ ਉਸ ਦਾ 
ਇਜ਼ਹਾਰ ਸਿਮ ਕੇ ਅੱਖਾਂ ਹੀ ਕਰਦੀਆਂ ਹਨ। ਦਿਲ ਦੇ ਖਜਾਨੇ 
ਵਿੱਚ ਮਹਿਫੂਜ਼ ਅੱਖਾਂ ਦੀ ਪਸੈਦ ਹੀ ਹੈਦੀ ਹੈ। ਇਸ ਲਈ ਦਿਲ 
ਅਤੇ ਅੱਖਾਂ ਦਾ ਇਕ ਦੂਜੇ ਨਾਲ ਬਹੁਤ ਹੀ ਗਹਿਰਾ ਸੈਬਧ ਕਿਹਾ 
ਜਾ ਸਕਦਾ ਹੈ। ਅੱਖਾਂ ਨਾਲ ਸੈਬਧਿਤ ਲੋਕ ਸਾਹਿਤ ਵਿੱਚ ਬਹੁਤ 
ਕੁਝ ਲਿਖਿਆ ਮਿਲਦਾ ਹੈ। ਬੇਸ਼ੁਮਾਰ ਮੁਹਾਵਰੇ ਅਤੇ ਲੋਕ ਗੀਤਾਂ 
ਵਿੱਚ ਅੱਖਾਂ ਦੀ ਗੱਲ ਕੀਤੀ ਗਈ ਹੈ। 

ਕਹਿੰਦੇ ਨੇ ਕੈਨ ਗਏ ਤਾਂ ਰਾਗ ਗਿਆ, ਦੇਦ ਗਏ ਸੁਆਦ 

ਗਿਆ, ਅੱਖਾਂ ਗਈਆਂ ਜਹਾਨ ਗਿਆ। ਭਾਵ ਸਰੀਰ ਦਾ ਕੋਈ 
ਵੀ ਅਗ ਨਕਾਰਾ ਹੋ ਜਾਵੇ ਤਾਂ ਕੁਝ ਕੁ ਹੀ ਗਵਾਚਦਾ ਹੈ ਪਰ ਅੱਖਾਂ 
ਗਵਾਚਣ ਨਾਲ ਤਾਂ ਸਭ ਕੁਝ ਹੀ ਗਵਾਚ ਜਾਂਦਾ ਹੈ। ਮਨੁੱਖ ਹਰ 
ਪੱਖੋਂ ਹੀਣਾ ਹੋ ਜਾਂਦਾ ਹੈ। ਬਹੁਤ ਹੀ ਪਿਆਰੇ ਨੂੰ ਅੱਖੀਆਂ ਦਾ ਨੂਰ 
ਕਹਿ ਕੇ ਇਸ ਲਈ ਵਡਿਆਇਆ ਜਾਂਦਾ ਹੈ ਕਿ ਉਸ ਤੋਂ ਬਗੈਰ 
ਹੋਰ ਕੁੱਝ ਦਿਸਦਾ ਹੀ ਨਹੀਂ ਜੇ ਪਿਆਰਾ ਹੈ ਤਾਂ ਜਹਾਨ ਹੈ ਵਰਨਾ 


ਵਰਿਆਮ 
5।। 5300੫130 59111 000੧ 


ਕੁਝ ਵੀ ਨਹੀਂ। ਅੱਖੀਆਂ ਦੇ ਨੂਰ ਭਾਵ ਪਿਆਰੇ ਨੂੰ ਚਸ਼ਮੇ ਚਿਰਾਗ 
ਵੀ ਆਖਦੇ ਹਨ। ਬਾਪੂ ਦੇ ਬਾਂਦਰ ਤਾਂ ਮੂੰਹ, ਕੈਨ ਅਤੇ ਅੱਖਾਂ ਬਦ 
ਕਰਕੇ ਜਿੰਮੇਵਾਰੀਆਂ ਤੋਂ ਭੱਜਣ ਦੀ ਗੱਲ ਕਰਦੇ ਲਗਦੇ ਹਨ। ਕੈਨਾਂ 
ਨਾਲ ਸੁਣ ਕੇ, ਜੋ ਸੁਣਿਆ ਉਹ ਮੂਹ ਖੋਲ੍ਹ ਕੇ ਬੋਲ ਸਕਦੇ ਹੋ ਪਰ ਸਹੀ 
ਦੀ ਤਸਦੀਕ ਅੱਖਾਂ ਹੀ ਕਰਦੀਆਂ ਹਨ। ਅੱਖੀਂ ਵੇਖੇ ਦਾ ਹੀ ਖੁਲਾਸਾ 
ਮੁਹ ਕਰਦਾ ਹੈ। ਇਸ ਲਈ ਹੀ ਚਸ਼ਮਦੀਦ ਗਵਾਹ ਦੀ ਗਵਾਹੀ 
ਖਾਸ ਮਹੱਤਵ ਰੱਖਦੀ ਹੈ ਅੱਖੀਂ ਵੇਖੇ ਬਗੈਰ ਕਿਸੇ ਤੋਂ ਸੁਣ ਕੇ ਕੀਤੀ 
ਪ੍ਰਸ਼ਸਾ ਝੂਠੀ ਹੀ ਕਹੀ ਜਾ ਸਕਦੀ ਹੈ। ਜੇ ਕੋਈ ਬੁਰਾ ਲੱਗਦਾ ਹੋਵੇ 
ਤਾਂ ਕਹਿ ਦੇਈਦਾ ਹੈ,“ਉਹ ਤਾਂ ਮੈਨੂੰ ਫੁੱਟੀ ਅੱਖ ਨਹੀਂ ਭਾਉਂਦਾ।” 

ਸੁਜਾਖਾ ਜਾਣ ਬੁੱਝ ਕੇ ਅਣਦੇਖੀ ਕਰੇ ਤਾਂ ਅਖੀਦਾ ਹੈ, 
“ਦਿਸਦਾ ਨਹੀਂ ਡੇਲੋ ਫੁੱਟੇ ਨੇ?” 

ਅੱਖਾਂ ਖੁੱਲ੍ਹੀਆਂ ਰੱਖਣਾ ਸੁਚੇਤ ਮਨੁੱਖ ਦੀ ਨਿਸ਼ਾਨੀ ਹੈ। ਜਾਣ 
ਬੁੱਝ ਕੇ ਅੱਖਾਂ ਮੀਟਣਾ ਅਵੇਸਲਾਪਨ ਕਿਹਾ ਜਾ ਸਕਦਾ ਹੈ। ਸਰਹੱਦਾਂ 
`ਤੇ ਅੱਖਾਂ ਖੁੱਲ੍ਹੀਆਂ ਰੱਖਣ ਵਾਲੇ ਮੁਲਕ ਮਹਿਫ਼ੁਜ਼ ਹੁੰਦੇ ਹਨ। 
ਖੁੱਲ੍ਹੀਆਂ ਅੱਖਾਂ ਦੀ ਤਰਜਮਾਨੀ ਮਸ਼ਹੂਰ ਫਿਲਮਸਾਜ ਰਾਮਾਨੰਦ 
ਸਾਗਰ ਆਪਣੀ ਫਿਲਮ 'ਆਂਖੇ” ਵਿਚ ਇਸ ਗੀਤ ਨਾਲ ਕਰਦਾ ਹੈ, 
“ਉਸ ਮੁਲਕ ਕੀ ਸਰਹੱਦ ਕੋ ਕੋਈ ਛੂਹ ਨਹੀਂ ਸਕਤਾ ਜਿਸ ਮੁਲਕ 
ਕੀ ਸਰਹੱਦ ਕੀ ਨਿਗਹਿਬਾਨ ਹੈਂ ਆਂਖੇ।” 

ਜਿਥੇ ਅੱਖਾਂ ਧੋਖਾ ਖਾਂਦੀਆਂ ਹਨ ਤਾਂ ਕਿਹਾ ਜਾਂਦਾ ਹੈ, ਹਰ 


ਜੁਲਾਈ-2022 


ਪਿਗ110115॥0॥6% 90118.੮0।। 


ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੋ ਸਕਦੀ , ਨਜ਼ਰ ਦਾ ਧੋਖਾ ਹੈਦਾ 
ਹੈ। ਪਾਰਖੂ ਅੱਖ ਹੀ ਵਧੀਆ ਹੁੰਦੀ ਹੈ ਜੋ ਚੈਗੇ ਮਾੜੇ ਦੀ ਪਛਾਣ 
ਕਰਦੀ ਹੈ। ਜਦ ਕੋਈ ਅੱਖਾਂ ਜ਼ਰੀਏ ਦਿਲ ਵਿੱਚ ਬੈਠ ਜਾਂਦਾ ਹੈ ਤਾਂ 
ਉਸ ਦੀ ਪਰਖ਼ ਨਹੀਂ ਕੀਤੀ ਜਾਂਦੀ, ਅੱਖਾਂ ਉਸਦੇ ਅੰਗੁਣ ਨਜ਼ਰ 
ਅਦਾਜ਼ ਕਰ ਦੇਂਦੀਆਂ ਹਨ। ਕਈ ਵਾਰ ਸ਼ਰਾਰਤ ਅੱਖਾਂ ਕਰਦੀਆਂ 
ਹਨ ਨਤੀਜਾ ਸਿਰ ਨੂੰ ਭੁਗਤਣਾ ਪੈਂਦਾ ਹੈ। ਅੱਖਾਂ ਲੜਨੀਆਂ 
ਪਿਆਰ ਦੀ ਸ਼ੁਰੁਆਤ ਹੌਦੀ ਹੈ ਤੇ ਅੱਖ ਲੱਗਣੀ ਨੀਂਦ ਦੀ ਝਪਕੀ। 

ਦੂਜੇ ਪਾਸੇ ਕਿਸੇ ਸ਼ਾਇਰ ਦਾ ਖਿਆਲ ਅਲੱਗ ਹੈ, “ਜਦੋਂ 
ਅੱਖ ਲੱਗਦੀ ਹੈ, ਲੱਗਦੀ ਨਾ ਅੱਖ ਨੀ।” ਮਸ਼ਹੂਰ ਨਿਬੈਧ ਲੇਖਕ 
ਨਰਿੰਦਰ ਸਿੰਘ ਕਪੂਰ ਅਨੁਸਾਰ ਅੱਖਾਂ ਦਿਮਾਗ ਦਾ ਦਰਵਾਜ਼ਾ ਹਨ। 
ਅੱਖਾਂ ਦਿਲ ਦਾ ਦਰਵਾਜ਼ਾ ਵੀ ਹੁੰਦੀਆਂ ਹਨ ਤੇ ਦਿਲ ਦੀ ਜ਼ੁਬਾਨ 
ਵੀ ਜੋ ਬਿਨ ਬੋਲੇ ਹੀ ਸਭ ਕੁਝ ਬਿਆਨ ਕਰ ਜਾਂਦੀਆਂ ਹਨ। 

ਜੇ ਕਿਸੇ ਨੂੰ ਪਿਆਰ ਦੀ ਨਜ਼ਰ ਨਾਲ ਵੇਖਣ ਲਈ ਅੱਖਾਂ 
ਡੱਕੀਆਂ ਨਹੀਂ ਰਹਿ ਸਕਦੀਆਂ ਤਾਂ ਕਿਸੇ ਦੇ ਦੁੱਖ ਵੇਲੇ ਡੁੱਲ੍ਹਣੇਂ ਵੀ 
ਨਹੀਂ ਰਹਿੰਦੀਆਂ। “ਹਾਂ, ਦਿਲ ਸੱਚੇ ਦਿਲੋਂ ਭਰਿਆ ਹੋਵੇ ਵਰਨਾ 
ਖੇਖਨ ਕਰਦੀਆਂ ਅੱਖੀਆਂ ਮਗਰਮੱਛ ਦੇ ਹੰਝੂ ਵੀ ਅਖਵਾਉਂਦੀਆਂ 
ਹਨ। 

ਅੱਖਾਂ ਵਾਸਤੇ ਤਸ਼ਬੀਹੀ ਸ਼ਬਦ ਬਹੁਤ ਵਰਤੇ ਜਾਂਦੇ ਹਨ। 
ਜਿਵੇਂ :ਝੀਲ ਵਰਗੀਆਂ ਅੱਖਾਂ, ਨੀਲੀਆਂ ਅੱਖਾਂ, ਮਿਰਗਨੈਣੀ, 
ਬਲੌਰੀ ਅੱਖਾਂ, ਬਾਜ ਅੱਖ, ਮੋਰਨੀ ਦੀ ਅੱਖ, ਸ਼ਰਾਬ ਜਾਂ ਨਸ਼ੇ ਦੇ 
ਪਿਆਲੇ, ਨੈਨ ਸੁੱਖ, ਸੁਰਦਾਸ(ਅਨ੍ਹਾ), ਅੱਖਾਂ ਦਾ ਨੂਰ, ਅੱਖਾਂ ਦਾ 
ਤਾਰਾ , ਤੀਸਰੀ ਅੱਖ (ਗਿਆਨ ਦੀ ਅੱਖ), ਲੱਖ ਨੇਤਰਾ ਅਤੇ ਸੂਰਮਾ 
ਸਿੰਘ ਨਿਹੈਗ ਸਿੰਘਾਂ ਦੇ ਗੜਗੱਜ ਬੋਲੇ ਹਨ ਜੋ ਇਕ ਅੱਖੋਂ ਤੇ ਦੋਵਾਂ 
ਅੱਖਾਂ ਤੋਂ ਹੀਣਿਆਂ ਲਈ ਵਰਤੇ ਜਾਂਦੇ ਹਨ। ਰਹੱਸਮਈ ਅੱਖਾਂ ਜੋ 
ਕਾਲੀਆਂ ਐਨਕਾਂ ਨਾਲ ਢੱਕੀਆਂ ਹੈਦੀਆਂ ਹਨ। 

ਅੱਖਾਂ ਦੇ ਸਮਾਨਅਰਥਕ ਸ਼ਬਦ ਜੋ ਅਸੀਂ ਰੋਜ਼ਮਰਾ ਦੀ ਬੋਲ 
ਚਾਲ ਵਿਚ ਆਮ ਵਰਤਦੇ ਹਾਂ। ਡੇਲੇਂ, ਨੇਤਰ, ਚਕਸ਼ੂ, ਲੋਚਨ, 
ਚਿਰਾਗ ਆਦਿ। 

ਸਾਡੇ ਲੋਕ ਸਾਹਿਤ ਵਿੱਚ ਅੱਖਾਂ ਦੇ ਮੁਤਲਕ ਮੁਹਾਵਰੇ ਅਤੇ 
ਅਖਾਣ ਬਹੁਤ ਮਿਲਦੇ ਹਨ। ਜਿਵੇਂ :ਅੱਖ ਮਟੱਕਾ ਕਰਨਾ, ਅੱਖੀਂ 
ਦਿਸੇ ਨਾ ਨਾਂਅ ਨੈਨ ਸੁਖ, ਅੱਖਾਂ ਚ ਰੜਕਣਾ, ਅੱਖੀਂ ਦਿਸੇ ਨਾ 
ਨਾਂਅ ਚਿਰਾਗ ਬੀਬੀ, ਇੱਕੋ ਅੱਖ ਨਾਲ ਵੇਖਣਾ, ਫੁੱਟੀ ਅੱਖ ਨਾ 
ਭਾਉਣਾ, ਅੱਖਾਂ ਵਿਖਾਉਣਾ, ਅੱਖਾਂ ਈ ਕਿ ਕੌਲ ਡੋਡੇ? ਅੱਖ ਦਾ 
ਤਾਰਾ ਜਾਂ ਨੂਰ ਹੋਣਾ, ਅੱਖਾਂ ਮੀਟ ਜਾਣਾ, ਅੱਖਾਂ ਵਿਛਾਉਣਾ, ਅਖੇ 


ਵਰਿਆਮ 
5।। 5300੫130 59111 000੧ 


ਅੰਨ੍ਹੇ ਅੱਗੇ ਰੋਣਾ ਅੱਖੀਆਂ ਦਾ ਖੌਅ, ਅੱਖੀਂ ਘੱਟਾ ਪਾਉਣਾ, ਅਜਿਹੇ 
ਬਹੁਤ ਸਾਰੇ ਹੋਰ ਵੀ ਅਖਾਣ ਹਨ ਜੋ ਆਮ ਵਰਤੇ ਜਾਂਦੇ ਹਨ। 

ਅੱਖਾਂ ਦਾ ਜਿਕਰ ਪੰਜਾਬੀ ਸਭਿਆਚਾਰਕ ਗੀਤਾਂ ਵਿੱਚ 
ਬਹੁਤ ਮਿਲਦਾ ਹੈ। “ਵਾਰਸ ਸ਼ਾਹ ਜਾਂ ਨੈਣਾ ਦਾ ਦਾਅ ਲੱਗੇ ਕੋਈ 
ਬਚੇ ਨਾ ਜੂਏ ਦੀ ਹਾਰ ਵਿੱਚੋਂ” ਹੀਰ ਵਾਰਿਸ ਸ਼ਾਹ। 

ਵਾਰਸ ਸ਼ਾਹ ਅੱਗੇ ਲਿਖਦਾ ਹੈ, “ਅੱਖੀਂ ਲੱਗੀਆਂ ਮੁੜਨ ਨਾ 

ਵੀਰ ਮੇਰੇ ਬੀਬਾ ਵਾਰ ਘੱਤੀ ਬਲਿਹਾਰੀਆਂ ਵੇ” , ਵਹਿਣ ਪਏ 
ਦਰਿਆ ਨਹੀਂ ਕਦੇ ਮੁੜਦੇ ਵੱਡੇ ਲਾ ਰਹੇ ਜ਼ੋਰ ਜ਼ਾਰੀਆਂ ਵੇ” 
ਸਿਲਾਈ ਚੁੱਭ ਜਾਣ ਦੇ ਡਰੋਂ ਸੁਰਮਾ ਨਾ ਪਾਉਣ ਦਾ ਕਾਰਨ ਦੱਸਦੀ 
ਆਖਦੀ ਹੈ,“ ਇਹਨਾਂ ਅੱਖੀਆਂ `ਚ ਪਾਵਾਂ ਕਿਵੇਂ ਕਜਲਾ ਵੇ 
ਅੱਖੀਆਂ 'ਚ ਤੂੰ ਵੱਸਦਾ”। 

ਗੱਭਰੂ ਕਿਹੜਾ ਘੱਟ ਹੈ ਉਹ ਅੱਖਾਂ ਨੂੰ ਸ਼ੀਸ਼ੇ ਦੀ ਤਸ਼ਬੀਹ 
ਦੇਂਦਾ ਕਹਿੰਦਾ ਹੈ,“ ਮਿੱਤਰਾਂ ਨੇ ਪੱਗ ਬੰਨ੍ਹਣੀ ਬਿੱਲੋਂ ਕਰ ਲੈ ਬਲੌਰੀ 
ਅੱਖਾਂ ਸਾਹਮਣੇ”। 

ਜਵਾਨੀ ਬਹੁਤੀਆਂ ਗੱਲਾਂ ਅੱਖਾਂ ਦੇ ਇਸ਼ਾਰਿਆਂ ਨਾਲ ਹੀ 
ਕਰਦੀ ਹੈ। “ਪੱਲਾ ਮਾਰ ਕੇ ਬੁਝਾਅ ਗਈ ਦੀਵਾ ਅੱਖ ਨਾਲ ਗੱਲ 
ਕਰ ਗਈ” ਇਕ ਲੋਕ ਬੋਲੀ। 

ਇਕ ਗੀਤ ਵਿਚ ਕੋਈ ਪ੍ਰੇਮਿਕਾ ਡੂੰਘੀ ਮੁਹੱਬਤ ਦਾ 
ਪ੍ਰਗਟਾਵਾ ਕਰਦਿਆਂ ਆਖਦੀ ਹੈ, “ਲਾਲੀ ਮੇਰੀਆਂ ਅੱਖਾਂ ਦੇ 
ਵਿਚ ਰੜਕੇ ਅੱਖ ਮੇਰੇ ਯਾਰ ਦੀ ਦੁਖੇ”। 

ਅੱਖੀਆਂ ਦੇ ਵਣਜ ਹੀ ਨੇ ਕਿ ਜਿਸ ਕਰਕੇ ਕੋਈ ਮੁਹੱਬਤ 
ਤਪਦੇ ਥਲ ਚੀਰ ਸਕਦੀ ਹੈ। ਕਿਸੇ ਨੂੰ ਪੱਟ ਚੀਰਦਿਆਂ ਆਨੰਦ ਦਾ 
ਅਹਿਸਾਸ ਹੁੰਦਾ ਹੈ, ਕਿਸੇ ਨੂੰ ਸ਼ੂਕਦੀ ਝਨਾਂ ਡਰਾਉਣੀ ਨਹੀਂ 
ਲੱਗਦੀ, ਕੋਈ ਪਹਾੜ ਨਾਲ ਮੱਥਾ ਲਾ ਲੈਂਦਾ ਹੈ ਅਤੇ ਕੋਈ 
ਉਧਾਲਾ ਕਰਕੇ ਮੌਤ ਨੂੰ ਗਲੇ ਲਾਉਣ ਤੋਂ ਵੀ ਨਹੀਂ ਡਰਦਾ। 

ਅੱਲੜ੍ਹਪਣੇ ਵਿਚ ਲਾਈਆਂ ਅੱਖਾਂ ਆਪਣੀ ਕਦਰ ਵੀ 
ਗਵਾ ਲੈਂਦੀਆਂ ਹਨ। ਇਹ ਵਪਾਰ ਸੋਚ ਸਮਝ ਕੇ ਹੀ ਕਰਨਾ 
ਚਾਹੀਦਾ ਹੈ।,“ਬਦਲਿਆ ਸਾਰਾ ਜ਼ਮਾਨਾ ਬਦਲੀ ਨਾ ਤੇਰੀ ਨਜ਼ਰ 
ਫਿਰ ਮੈਂ ਤੇਰੇ ਨਾਲ ਅੱਖੀਆਂ ਚਾਰ ਕਿਉਂ ਕਰਾਂ? ” ਅਗਿਆਤ। 

ਬਹੁਤ ਹੀ ਧਿਆਨ ਦੇਣ ਵਾਲੀ ਗੱਲ ਹੈ ਕਿ ਜੇ ਮਨੁੱਖ ਖੁਸ਼ੀ 
ਦਾ ਇਜ਼ਹਾਰ ਹੱਸ-ਖੇਡ ਜਾਂ ਨੱਚ-ਗਾ ਕੇ ਕਰਦਾ ਹੈ ਤੇ ਗਮੀ ਵੇਲੇ 
ਅੱਖਾਂ ਵਹਿੰਦੀਆਂ ਹਨ। ਇੰਜ ਹੀ ਜਾਨਵਰ ਤੇ ਪਸ਼ੂ ਪੰਛੀ ਵੀ 
ਉਛਲ-ਕੁੱਦ ਅਤੇ ਉਡਾਰੀਆਂ ਮਾਰ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ 
ਹਨ। ਗਮੀ ਵੇਲੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਵੀ ਅੱਥਰੂ ਵਗਦੇ ਹਨ। 
ਜੁਲਾਈ-2022 


ਧਿਗ110115॥0/6% 90118.੮0।। 


ਬਹੁਤ ਸਾਰੇ ਕਵੀਆਂ ਨੇ ਅੱਖਾਂ ਦੇ ਸਬੈਧ ਵਿੱਚ ਆਪਣੇ 
ਵਿਚਾਰ ਪੇਸ਼ ਕੀਤੇ ਹਨ, “ਨੀਂਦ ਨਖੱਤੀ ਨੂੰ ਕੀ ਆਖਾਂ ਜਿਹੜੀ 
ਵੈਰ ਪਈ ਹੱਥ ਧੋ ਕੇ, 
ਸਾਰੀ ਰਾਤ ਉਡੀਕਿਆ ਢੋਲਣ ਬਾਰੀ ਵਿਚ ਖਲੋਅ ਕੇ।ਉਹ 
ਆਇਆ ਪਰ ਮੈਂ ਸ਼ਰਮਾਅ ਗਈ ਅੱਖੀਆਂ ਢੋਅ ਲਏ ਬੂਹੇ, 
ਹੱਸਦਾ-ਹੱਸਦਾ ਲੰਘ ਗਿਆ ਮਾਹੀ ਪਲਕਾਂ ਉਹਲੇ ਹੋ ਕੇ” - 
ਰੁਬਾਈ ਧਨੀ ਰਾਮ ਚਾਤਿਕ। 
ਇਹਨਾਂ ਅੱਖਾਂ ਤੋਂ ਇਲਾਵਾ ਮਨੁੱਖ ਦੀ ਇਕ ਹੋਰ ਅੱਖ ਵੀ 
ਹੈ ਜਿਸ ਨੂੰ ਤੀਸਰੀ ਅੱਖ ਜਾਂ ਗਿਆਨ ਚਕਸ਼ੂ ਵੀ ਆਖਿਆ ਜਾਂਦਾ 
ਹੈ। ਭਗਵਾਨ ਸ਼ਿਵ ਨੂੰ ਇਸ ਲਈ ਤੈਲੋਚਨ ਕਿਹਾ ਗਿਆ ਹੈ। 
ਇਸ ਤੀਸਰੇ ਨੇਤਰ ਦੀ ਸ਼ਕਤੀ ਬਾਰੇ ਪ੍ਰਸਿੱਧ ਪਜਾਬੀ ਕਵੀ ਬਾਵਾ 
ਬਲਵੰਤ ਜੀ ਇਜ ਲਿਖਦੇ ਹਨ: 
“ਅੱਖ ਜਦ ਖੁੱਲ੍ਹ ਜਾਏ ਇਹ, 
ਵੇਖਦੀ ਏ ਹਰ ਲੁਕੇ ਜੀਵਨ ਦੀ ਕਾਰ। 
ਚਿਹਰਿਆਂ ਤੋਂ ਸਭ ਦਾ ਪੜ੍ਹ ਸਕਦੀ ਏ ਦਿਲ, 
ਇਸ ਨੂੰ ਹੈ ਮਾਲੂਮ ਹੋਣੀ ਦਾ ਜੁਆਬ। 
ਅੱਖ ਜਦ ਹੈਵਾਨ ਦੀ ਖੁੱਲ੍ਹ ਜਾਏ ਇਹ, 
ਉਹ ਵੀ ਬਣ ਜਾਂਦਾ ਏ ਕਾਮਲ ਆਦਮੀ। 
“ ਅੱਖੀਓ ਤੱਕਣਾ ਬਾਣ ਤੁਹਾਡੀ ਕੌਣ ਕਹੇ ਤੁਸੀਂ ਤੱਕੋ ਨਾ, 
ਜਗਤ ਤਮਾਸ਼ਾ ਜੈਮ-ਜੈਮ ਤੱਕੋ ਤੱਕਦੀਆਂ-ਤੱਕਦੀਆਂ 
ਥੱਕੋ ਨਾ। ”- ਭਾਈ ਵੀਰ ਸਿੰਘ। 
ਭਾਈ ਗੁਰਦਾਸ ਜੀ ਲਿਖਦੇ ਹਨ : 
“ਅਖੀ ਵੇਖ ਨਾ ਰਜੀਆ ਬ੍ਹ ਰੈਗ ਤਮਾਸੇ।। 
ਰਜ ਨਾ ਕੋਈ ਜੀਵਿਆ ਕੂੜੇ ਭਰਵਸੇ।।” 
“ਆਏ ਨੈਣਾਂ ਦੇ ਵਣਜਾਰੇ, 
ਇਕ ਹੱਥ ਲੈਂਦੇ ਇਕ ਹੱਥ ਦੇਂਦੇ ਡਾਹਢੇ ਬੇਇਤਬਾਰੇ।” - 
ਪ੍ਰੋਫੈਸਰ ਮੋਹਨ ਸਿੰਘ। 
ਸੂਫ਼ੀ ਸੈਤ ਬਾਬਾ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਵਿਚ ਬਹੁਤ 
ਹੀ ਖੂਬਸੂਰਤੀ ਨਾਲ ਅੱਖਾਂ ਸੈਬੈਧੀ ਵਰਨਣ ਮਿਲਦਾ ਹੈ। 
“ਫਰੀਦਾ ਜਿਨ ਲੋਇਣ ਜਗੁ ਮੋਹਿਆ ਸੇ ਲੋਇਣ ਮੈਂ ਡਿਠੁ। 
ਕਜਲ ਰੇਖ ਨ ਸਹਦਿਆ ਸੇ ਪੇਖੀ ਸੂਇ ਬਹਿਠੁ।” 
ਭਾਵ ਜਿਹਨਾਂ ਅੱਖਾਂ ਦਾ ਜਗ ਦੀਵਾਨਾ ਸੀ, ਜਿਹੜੀਆਂ 
ਅੱਖਾਂ ਸੁਰਮੇ ਦੀ ਧਾਰੀ ਵੀ ਨਹੀਂ ਸਹਾਰਦੀਆਂ ਸਨ। ਉਨ੍ਹਾਂ 
ਅੱਖੀਆਂ ਦੇ ਹੱਡੀ ਢਾਂਚੇ ਵਿੱਚ ਮੈਂ ਪੈਛੀ ਵਾਸ ਕਰਦੇ ਵੇਖੇ ਹਨ। 
ਦੋਵਾਂ ਅੱਖਾਂ ਨੂੰ ਦੀਵਿਆਂ ਦੀ ਸੈਘਿਆ ਦੇਂਦੇ ਸੂਫ਼ੀ ਸੈਤ ਸ਼ੇਖ 


ਵਰਿਆਮ 
5।। 5300੫130 59111 000੧ 


ਫਰੀਦ ਜੀ ਕਹਿੰਦੇ ਹਨ, 
ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ।। 
ਗੜੁ ਲੀਤਾ ਘਟ ਲੁਟਿਆ ਦੀਵੜੇ ਗਇਆ ਬੁਝਾਇ।। 
ਮਨੁੱਖ ਦੀ ਜਦੋਂ ਮੌਤ ਹੁੰਦੀ ਹੈ ਤਾਂ ਸਭ ਇੰਦਰੀਆਂ ਕੈਮ 
ਕਰਨਾ ਬਦ ਕਰ ਦੇਂਦੀਆਂ ਹਨ। ਸਿਰਫ਼ ਅੱਖਾਂ ਆਖਰੀ ਸੁਆਸ ਤੱਕ 
ਖੁੱਲ੍ਹੀਆਂ ਰਹਿੰਦੀਆਂ ਹਨ। ਬਾਬਾ ਜੀ ਆਖਦੇ ਹਨ ਕਿ ਦੋਵੇਂ ਅੱਖਾਂ 
ਖੁੱਲ੍ਹੀਆਂ ਹਨ ਤੇ ਮੌਤ ਦਾ ਫਰਿਸ਼ਤਾ ਆ ਕੇ ਬੈਠ ਗਿਆ ਹੈ। ਮੇਰੇ 
ਸਰੀਰ ਰੂਪੀ ਕਿਲੋ ਵਿੱਚੋਂ ਸਿਆਣਪਾਂ ਲੁੱਟ ਕੇ ਜਾਨ ਕੱਢ ਕੇ ਜਾਣ 
ਲੱਗਾ ਅੱਖਾਂ ਰੂਪੀ ਦੀਵੇ ਬੁਝਾਅ ਗਿਆ ਹੈ। 
ਅੱਖਾਂ ਹਮੇਸ਼ਾ ਉਡੀਕਵਾਨ ਰਹਿੰਦੀਆਂ ਹਨ। ਬਾਬਾ ਜੀ 
ਆਪਣੇ ਸ਼ਲੋਕਾਂ ਵਿਚ ਲਿਖਦੇ ਹਨ। 
ਕਾਗਾ ਕਰੈਗ ਢੰਢੋਲਿਆ ਸਗਲਾ ਖਾਇਆ ਮਾਸੁ।। 
ਏ ਦੁਇ ਨੈਨਾ ਮਤ ਛੁਹਉ ਪਿਰ ਦੇਖਨ ਕੀ ਆਸ।। 
ਬਾਬਾ ਜੀ ਕਾਮ, ਕ੍ਰੋਧ, ਲੋਭ-ਮੋਹ ਅਤੇ ਹੈਕਾਰ ਦੇ ਕਾਵਾਂ ਨੂੰ 
ਆਖਦੇ ਹਨ ਕਿ ਤੁਸੀਂ ਮੇਰਾ ਸਰੀਰ ਰੂਪੀ ਕਰਗ ਨੋਚਦਿਆਂ ਸਾਰਾ 
ਮਾਸ ਖਾ ਲਿਆ ਹੈ ਪਰ ਮੇਰੀਆਂ ਅੱਖਾਂ ਨੂੰ ਨਾ ਛੇੜੋ, ਮੈਨੂੰ ਮੇਰਾ 
ਪਿਆਰਾ ਵੇਖਣ ਦੀ ਹਾਲੇ ਵੀ ਉਮੀਦ ਹੈ। 
ਪੰਜਵੇਂ ਪਾਤਸ਼ਾਹ ਸੀ ਗੁਰੁ ਅਰਜਨ ਦੇਵ ਜੀ ਵੀ ਆਪਣੀ 
ਬਾਣੀ ਦੇ ਇਕ ਸ਼ਲੋਕ ਵਿਚ ਉਡੀਕ ਦੀ ਗੱਲ ਕਰਦੇ ਹਨ। 
ਤੂ ਚਉਂ ਸਜਣ ਮੈਂਡਿਆ ਡੇਹੀ ਸਿਸੁ ਉਤਾਰਿ।। 
ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ।। 
ਦਾ ਅਹਿਮ ਹਿੱਸਾ ਹਨ। 
ਨੇਤਰ ਦਾਨ ਨੂੰ ਮਹਾਂਦਾਨ ਕਿਹਾ ਗਿਆ ਹੈ। ਰੈਗਲੀ ਦੁਨੀਆ 
ਵੇਖਣ ਲਈ ਅੱਖਾਂ ਦੀ ਸਾਂਭ-ਸੈਭਾਲ ਬਹੁਤ ਜ਼ਰੂਰੀ ਹੈ ਪਰ ਅਜੋਕਾ 
ਮਨੁੱਖ ਫ਼ਸਲਾਂ ਦੀ ਰਹਿੰਦ-ਖੁਹਦ ਨੂੰ ਅੱਗਾਂ ਲਾ ਕੇ , ਤਿਉਹਾਰਾਂ ਮੌਕੇ 
ਟਨਾਂ ਦੇ ਹਿਸਾਬ ਨਾਲ ਬਾਰੁਦ ਫੂਕ ਕੇ ਜ਼ਹਿਰੀਲਾ ਧੂੰਆਂ ਪੈਦਾ ਕਰ 
ਰਿਹਾ ਹੈ ਜੋ ਅੱਖਾਂ ਲਈ ਬਹੁਤ ਨੁਕਸਾਨਦੇਹ ਹੈ। ਨਿਯਮਾਂ `ਚ 
ਚੱਲਣ ਦੀ ਬਜਾਇ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। 
ਜੀਵਨ ਦੀ ਕਹਾਣੀ ਅੱਖਾਂ ਖੋਲ੍ਹਣ ਨਾਲ ਸ਼ੁਰੂ ਹੈਦੀ ਹੈ ਤੇ ਜਹਾਨ 
ਨਾਲ ਸਾਂਝ ਪੈਂਦੀ ਹੈ। ਅੱਖਾਂ ਮੀਟਣ ਨਾਲ ਜਹਾਨ ਨਾਲੋਂ ਸਾਂਝ 
ਟੁੱਟਦੀ ਹੈ ਤਾਂ ਕਹਿੰਦੇ ਹਨ ,“ਫਲਾਣਾ ਅੱਖਾਂ ਮੀਟ ਗਿਆ।” 
ਸੋ ਦੋਸਤੋ ਆਓ, ਕੁਦਰਤ ਵੱਲੋਂ ਮਿਲੇ ਇਸ ਵਰਦਾਨ ਦਾ 
ਸਤਿਕਾਰ ਕਰਦੇ ਹੋਏ ਕਾਦਰ ਦੀ ਕੁਦਰਤ ਦੇ ਸ਼ੁਕਰਗੁਜ਼ਾਰ ਹੋਈਏ। 
ਸੈਪਰਕ-੭9465656214 


ਜੁਲਾਈ-2022 


ਪਿਗ110115॥0॥6% 90118.੮0।੧ 


/ਕਸ਼ਨ-7 


ਮਹਾਨ ਇਨਕਲਾਬੀ ਤੇ ਸੁਤੰਤਰਤਾ - ਸੰਗਰਾਮੀ 
ਭਾਈ ਮਹਾਰਾਜ ਸਿੰਘ 


ਭਾਰਤੀ ਨੈਸ਼ਨਲ ਆਰਕਾਈਵਜ਼, ਨਵੀਂ ਦਿੱਲੀ ਵਿਖੇ 
ਸੇਵਾ-ਕਾਰਜ ਕਰਦਿਆਂ ਸੰਨ 1959ਈ. ਵਿਚ ਪੰਜਾਬ ਦੀਆਂ 
ਦੋ ਮਹਾਨ ਇਨਕਲਾਬੀ ਹਸਤੀਆਂ- ਭਾਈ ਮਹਾਰਾਜ ਸਿੰਘ ਅਤੇ 
“ਕੂਕਾ ਅੰਦੋਲਨ” ਦੇ ਆਗੂ ਗੁਰੂ ਰਾਮ ਸਿੰਘ ਜੀ- ਦੇ ਦੇਸ਼ ਦੀ 
ਖੋਲ੍ਹਦੇ ਬਹੁਤ ਸਾਰੇ ਦਸਤਾਵੇਜ਼ ਮੇਰੇ ਹੱਥ ਲੱਗੇ ਜਿਨ੍ਹਾਂ ਨੂੰ 1967 
ਈ. ਵਿਚ ਵਿਦਵਾਨ ਇਤਿਹਾਸਕਾਰ ਸ੍ਰ. ਨਾਹਰ ਸਿੰਘ ਨੇ 
“੨੬0੬15 /0੩॥15 01੪ 811031। ੧੩] ਸਿਰਲੇਖ ਅਧੀਨ 
ਅੰਗਰੇਜ਼ੀ ਵਿਚ ਦੋ ਪੁਸਤਕਾਂ ਦੇ ਰੂਪ ਵਿਚ ਛਪਵਾ ਕੇ ਸੁਹਿਰਦ 
ਪਾਠਕਾਂ ਸਾਹਵੇਂ ਲਿਆਂਦਾ। (ਭਾਈ ਮਹਾਰਾਜ ਸਿੰਘ ਜੀ ਦੀਆਂ 
ਇਨਕਲਾਬੀ ਗਤੀਵਿਧੀਆਂ ਵਾਲੇ ਦਸਤਾਵੇਜ਼ਾਂ ਦੀ ਸ੍ਰ. ਨਾਹਰ 
ਸਿੰਘ ਵਾਲੀ ਪੁਸਤਕ ਦਾ ਪੰਜਾਬੀ ਅਨੁਵਾਦ ਸੰਤ ਅਮਰੀਕ ਸਿੰਘ 
ਨੇ ਕੀਤਾ ਸੀ ਤੇ ਸ੍ਰ. ਸੁਰਜੀਤ ਸਿੰਘ ਮਜੀਠੀਆ ਦੇ ਸਹਿਯੋਗ 
ਨਾਲ ਪੰਜਾਬੀ ਪੜ੍ਹਨ ਵਾਲੇ ਪਾਠਕਾਂ ਵਾਸਤੇ 1989 ਵਿਚ ਹੀ 
ਛਪ ਗਿਆ ਸੀ ਜੋ ਪਟਿਆਲਾ ਨਿਵਾਸੀ ਭਾਈ ਨਿਰਭੈ ਸਿੰਘ ਦੀ 
ਮਾਰਫ਼ਤ ਜਲਦੀ ਹੀ ਹੱਥੋ-ਹੱਥ ਵਿਕ ਗਿਆ।--ਅਨੁਵਾਦਕ) 
ਦੇ ਮਨ ਵਿਚ ਸਰਵ-ਪ੍ਥਮ ਇਸ ਪ੍ਰਸ਼ਨ ਦੇ ਉਪਜਣ ਦੀ 
ਸੰਭਾਵਨਾ ਹੈ ਕਿ- “ਕੀ 1846-47 ਈ. ਵਿਚ ਪੰਜਾਬੀਆਂ ਵੱਲੋਂ 
ਵਿੱਢਿਆ ਗਿਆ ਅੰਗਰੇਜ਼-ਵਿਰੋਧੀ ਸੰਘਰਸ਼ ਇਕ ਵੱਖਰੀ ਤੇ 
ਵਿਕੋਲਿੱਤਰੀ ਘਟਨਾ ਸੀ? ” ਜੇਕਰ ਨਹੀਂ, ਤਾਂ 19ਵੀਂ ਸਦੀ ਦੇ 
ਕੌਮੀ ਮੰਚ ਦੀ ਸਥਾਪਨਾ ਤੀਕਰ ਇਸ ਅੰਦੋਲਨ ਦਾ ਅਤੇ ਸਾਰੇ 
ਭਾਰਤ ਅੰਦਰ ਵਾਪਰ ਰਹੀਆਂ ਅਜਿਹੀਆਂ ਹੋਰ ਅੰਗਰੇਜ਼- 
ਵਿਰੋਧੀ ਗਤੀ-ਵਿਧੀਆਂ ਦਾ ਖਾਸਾ ਕੀ ਸੀ ? 

ਪੰਜਾਬ ਅੰਦਰ ਅੰਗਰੇਜ਼ਾਂ ਦੇ ਖਿਲਾਫ਼ ਅਵਰੋਧ ਸਥਾਪਤ 
ਕਰਨ ਵਿਚ ਜਿਹੜਾ ਯੋਗਦਾਨ(ਪਿੰਡ ਰੱਥੋਂ, ਲੁਧਿਆਣਾ ਦੇ 
ਜੰਮਪਲ) ਨਿਹਾਲ ਸਿੰਘ “ਉਰਫ਼” ਭਾਈ ਮਹਾਰਾਜ ਸਿੰਘ ਨੇ 
ਪਾਇਆ, ਉਸਨੂੰ ਉਪਰੋਕਤ ਪ੍ਰਸ਼ਨਾਂ ਦੇ ਉੱਤਰਾਂ ਦੇ ਸੰਧਰਭ ਵਿਚ 


ਹੀ ਪੂਰੀ ਤਰ੍ਹਾਂ ਸਮਝਿਆ ਜਾ ਸਕਦਾ ਹੈ।ਇਸ ਸਬੰਧ ਵਿਚ ਭਾਈ 
ਵਰਿਆਮ 
5।। 5300੫130 59111 00੧ 


ਲੇਖਕ:ਐਮ.ਐਲ.ਆਹਲੂਵਾਲੀਆ (ਫਰਵਰੀ,1967) 
ਅਨੁਵਾਦਕ: ਮੁਹਿੰਦਰ ਸਿੰਘ ਕੂਕਾ ( ਜੂਨ, 2022) 
ਸਾਹਿਬ ਵੱਲੋਂ ਪਾਏ ਗਏ ਯੋਗਦਾਨ, ਉਪਰ ਵਿਚਾਰ-ਵਟਾਂਦਰਾ 
ਕਰਨਾ ਵੀ ਉਚਿਤ ਰਹੇਗਾ ਜੋ ਭਾਈ ਮਹਾਰਾਜ ਸਿੰਘ ਪੰਜਾਬ ਦੇ 
ਭਾਵੀ ਸਤੰਤਰਤਾ-ਸੰਗਰਾਮੀਆਂ ਵਾਸਤੇ ਆਪਣੇ ਪਿੱਛੇ ਛੱਡ ਕੇ 
ਗਏ। 
ਅਜਿਹਾ ਮੰਨ ਲੈਣਾ ਸਰਾਸਰ ਗ਼ਲਤ ਹੋਵੇਗਾ ਕਿ ਅੰਗਰੇਜ਼ਾਂ 
ਦੇ ਸਨਮੁੱਖ ਭਾਰਤਵਾਸੀ ਕੀੜੀਆਂ ਦੀ ਪਹਾੜੀ ਵਾਂਗ ਢਹਿ-ਢੇਰੀ 
ਹੋ ਗਏ।ਇਸ ਦੇ ਐਨ ਉਲਟ, ਬਰਤਾਨੀਆ ਨੂੰ ਸਾਡੇ ਦੇਸ਼ ਵਿਚ 
“ਸਿਰਮੌਰ ਸੱਤਾ” ਦੇ ਰੂਪ ਵਿਚ ਉਭਰਦਿਆਂ ਇਕ ਸਦੀ ਤੋਂ ਵੀ ਵਧੇਰੇ 
ਸਮਾਂ ਲੱਗ ਗਿਆ।ਇਕਲੌਤੀ ਸੱਤਾਧਾਰੀ ਤਾਕਤ ਬਣਨ ਵਾਸਤੇ 
ਬਰਤਾਨੀਆ ਨੂੰ ਭਾਰਤ ਅੰਦਰ ਜਗਹ-ਜਗਹ ਅਤੇ ਕਦਮ ਕਦਮ 
`ਤੇ ਵੱਡੀਆਂ ਰਕਾਵਟਾਂ ਦਾ ਸਫਾਇਆ ਕਰਨਾ ਪਿਆ। ਮਗ਼ਲ- 
ਰਾਜ ਦੇ ਪਤਨ ਮਗਰੋਂ ਮਲਕ ਵਿਚ ਜਿਹੜੀਆਂ ਬਹੁਤ ਸਾਰੀਆਂ 
ਰਿਆਸਤਾਂ ਸਥਾਪਤ ਹੋਈਆਂ ਉਹ ਵਿਦੇਸ਼ੀ ਤਾਕਤਾਂ ਦੇ ਵਿਰੱਧ 
ਇਕ-ਮੁੱਠ ਹੋਕੇ ਇਕ ਸਾਂਝਾ ਮੁਹਾਜ਼ ਉਸਾਰਨ ਦੀ ਬਜਾਏ 
ਅਧਿਕਤਰ ਇਕ ਦੂਜੀ ਦੇ ਵਿਰੱਧ ਆਤਮਘਾਤੀ ਲੜਾਈਆਂ ਵਿੱਚ 
ਹੀ ਉਲਝਦੀਆਂ ਰਹੀਆਂ।ਪਰੰਤੂ ਫਿਰ ਵੀ, ਹਰੇਕ ਰਿਆਸਤ ਅੰਦਰ 
ਵਿਅਕਤੀ ਵੀ ਸਨ ਜਿਹੜੇ ਹਰ ਕੀਮਤ 'ਤੇ ਰਾਜਨੀਤਕ ਧੋਖਿਆਂ 
ਤੋਂ ਹਮੇਸ਼ਾ ਹੀ ਇਨਕਾਰੀ ਰਹੇ। 
ਸੱਚਾਈ ਤਾਂ ਇਹ ਹੈ ਕਿ ਅੰਗਰੇਜ਼ਾਂ ਖਿਲਾਫ ਵਿਰੋਧ ਦਾ ਰੂਪ 
ਲਗਪਗ ਹਰ ਥਾਂ ਇਕੋ ਜਿਹਾ ਸੀ ਕਿਉਂਕਿ ਅੰਗਰੇਜ਼ਾਂ ਨੇ ਭਾਰਤੀ 
ਰਿਆਸਤਾਂ/ਰਜਵਾੜਾਸ਼ਾਹੀਆਂ ਨੂੰ ਖ਼ਤਮ ਕਰਨ ਵਾਸਤੇ ਇਕੋ 
ਤਰ੍ਹਾਂ ਦੇ ਹੱਥਕੰਡੇ, ਦਾਅ ਪੇਚ ਅਪਣਾਏ ਅਥਵਾ ਇਕੋ ਢੰਗ ਦੀਆਂ 
ਚਾਲਾਂ, ਤਰਕੀਬਾਂ ਵਰਤੀਆਂ।ਪਹਿਲੇ ਪੜਾਅ ਵਿਚ ਸ਼ਾਸਕ- 
ਪਰਿਵਾਰ ਤੇ ਅੰਗਰੇਜ਼ਾਂ ਵਿਚਕਾਰ ਸਿੱਧਾ ਟਕਰਾਅ ਹੋਇਆ, ਪਰ 
ਕਿਉਂਕਿ ਕੋਈ ਵੀ ਰਿਆਸਤ ਜਾਂ ਰਜਵਾੜਾਸ਼ਾਹੀ ਸਾਧਨਾਂ ਦੀ 
ਚੁੱਕੇ ਆਪਣੇ ਪੁਰਾਣੇ ਸ਼ਾਸਨ-ਤੰਤਰ ਦੀਆਂ ਅੰਦਰੂਨੀ ਕਮਜ਼ੋਰੀਆਂ 
ਕਾਰਨ ਅੰਗਰੇਜ਼ਾਂ ਦੀਆਂ ਨਿਰੰਤਰ ਸਾਜ਼ਿਸ਼ਕਾਰੀ ਤੇ 
ਜੁਲਾਈ-2022 


ਧਿਗ110115॥0॥% 90118.੮0।। 


ਆਕਰਮਣਸ਼ੀਲ ਚਾਲਾਂ ਨੂੰ ਝੱਲਣ ਦੀ ਸਮਰੱਥਾ ਨਹੀਂ ਸੀ ਰੱਖਦੀ, 
ਇਸ ਕਰਕੇ, ਅਗਲੇ ਪੜਾਅ ਵਿਚ ਲੋਕਾਂ ਦੁਆਰਾ ਉਸ ਨਵੇਂ 
ਸ਼ਾਸਨ-ਤੰਤਰ ਦਾ, ਜਿਹੜਾ ਸਰਕਾਰ ਦੇ ਬਦਲਣ ਨਾਲ ਹੋਂਦ 
ਵਿਚ ਆਇਆ, ਲੰਮੇ ਸਮੇਂ ਤਕ ਵਿਰੋਧ ਕੀਤਾ ਜਾਂਦਾ ਰਿਹਾ।ਇਸ 
ਸ਼ਾਸਕੀ ਬਦਲਾਅ ਦੇ ਨਤੀਜੇ ਵਜੋਂ' ਜਿਨ੍ਹਾਂ ਲੋਕਾਂ ਦੇ ਨਿਹਿਤ ਹੱਕ 
ਖੁੱਸ ਗਏ, ਉਨ੍ਹਾਂ ਨੇ ਹੀ ਲੋੜੀਂਦੀ ਅਗਵਾਨੀ ਪ੍ਰਦਾਨ ਕੀਤੀ- 
ਚਾਹੇ ਉਹ ਪੁਰਾਣੇ ਕੁਲੀਨ ਵਰਗ ਦੇ ਹੀ ਮੈਂਬਰ ਸਨ, ਜਾਂ ਪਿਛਲੇ 
ਸ਼ਾਸਕਾਂ ਦੇ ਸਾਬਕਾ-ਫੌਜੀ ਸਨ ਜਾਂ ਫਿਰ ਕਈ ਅਜਿਹੇ ਧਾਰਮਿਕ 
ਲਿਆਂਦੀ ਗਈ ਕਿਸੇ ਵੀ ਤਬਦੀਲੀ ਨੂੰ ਪਸੰਦ ਨਹੀਂ ਸਨ ਕਰਦੇ। 

ਇਸਦਾ ਇਹ ਅਰਥ ਨਹੀਂ ਕਿ ਸ਼ੁੱਧ ਦੇਸ਼-ਭਗਤੀ ਤੇ ਕੌਮੀ 
ਭਾਵਨਾ ਦੇ ਦ੍੍‌ਸ਼ਟੀਕੋਣ ਤੋਂ ਅੰਗਰੇਜ਼ਾਂ ਦੇ ਵਿਰੱਧ ਕੋਈ ਲੜਿਆ 
ਹੀ ਨਹੀਂ ਸੀ।ਦਰਅਸਲ, 19ਵੀਂ ਸਦੀ ਦੇ ਅੰਤ ਤਕ 
ਵਤਨਪ੍ਰਸਤੀ ਦਾ ਸੰਕਲਪ ਆਪਣੇ ਰਾਜ-ਪਰਿਵਾਰ ਪ੍ਰਤੀ 
ਵਫ਼ਾਦਾਰੀ ਉਤੇ ਹੀ ਆਧਾਰਿਤ ਰਿਹਾ- ਜਿਹਾ ਕਿ ਮੱਧ-ਕਾਲੀਨ 
ਸਮਾਜਾਂ ਅੰਦਰ ਸਾਰੇ ਸੰਸਾਰ ਵਿਚ ਹੀ ਪ੍ਰਚਲਤ ਸੀ। ਇਸ ਤੋਂ 
ਇਲਾਵਾ, ਅੰਗਰੇਜ਼ਾਂ ਅਤੇ ਭਾਰਤੀਆਂ ਵਿਚਕਾਰ ਨਸਲ. ਧਰਮ 
ਅਤੇ ਵਿਚਾਰਧਾਰਕ ਵਖਰੇਵਿਆਂ ਨੇ ਦੇਸ਼ ਦੇ ਆਮ ਲੋਕਾਂ ਦੇ ਦਿਲਾਂ 
ਅੰਦਰ ਅੰਗਰੇਜ਼-ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਵਿਚ 
ਅਹਿਮ ਭੂਮਿਕਾ ਨਿਭਾਈ।ਇਹ ਗੱਲ ਇਸ ਤੱਥ ਤੋਂ ਵੀ ਸਪਸ਼ਟ ਹੋ 
ਜਾਂਦੀ ਹੈ ਕਿ ਬਰਤਾਨਵੀ ਹਾਕਮ-ਸ਼੍ਰੇਣੀ ਦੇ ਲੋਕਾਂ ਨੂੰ ਭਾਰਤਵਾਸੀ 
ਨਫ਼ਰਤ ਦੀ ਭਾਵਨਾ ਨਾਲ ਬਿੱਲੋ, ਫਿਰੰਗੀ ਤੇ ਮਲੇਛ ਵਰਗੇ 
ਘਟੀਆ ਸੰਕੇਤਕੀ ਨਾਂ ਲੈ ਲੈ ਕੇ ਸੰਬੋਧਤ ਕੀਤਾ ਕਰਦੇ ਸਨ।ਸੋ, 
ਆਮ ਭਾਰਤਵਾਸੀ ਇਨ੍ਹਾਂ ਵਿਦੇਸ਼ੀ ਸ਼ਾਸਕਾਂ ਪ੍ਰਤੀ ਕਦੇ ਵੀ 
ਸੁਹਿਰਦ ਨਾ ਹੋਏ ਅਤੇ ਉਹ ਆਪਣੀ ਸੁਤੰਤਰਤਾ ਵਾਸਤੇ ਅੰਤ 
ਤਕ ਲਗਾਤਾਰ ਸੰਘਰਸ਼ ਕਰਦੇ ਹੀ ਰਹੇ। 

ਪੰਜਾਬ ਅੰਦਰ, ਸੰਨ 1845-46 ਦੌਰਾਨ ਹੋਈ ਅੰਗਰੇਜ਼ਾਂ ਤੇ 
ਸਿੱਖਾਂ ਦੀ ਪਹਿਲੀ ਜੰਗ ਵਿਚ ਲਾਹੌਰ ਦੇ ਸ਼ਾਹੀ ਪਰਿਵਾਰ ਦੀ ਹਾਰ 
ਦੇ ਜਲਦੀ ਪਿਛੋਂ ਦੋਹਾਂ ਤਾਕਤਾਂ ਵਿਚਕਾਰ ਇਕ ਲੰਮਾ ਵਿਰੋਧ- 
ਸੰਘਰਸ਼ ਚੱਲਿਆ। ਆਰੰਭ ਵਿਚ ਇਸ ਸੰਘਰਸ਼ ਦੀ ਅਗਵਾਈ 
ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ-ਰਾਣੀ ਮਹਾਰਾਣੀ ਜਿੰਦਾਂ 
ਅਤੇ ਭਾਈ ਮਹਾਰਾਜ ਸਿੰਘ ਜੀ ਨੇ ਸੰਭਾਲੀ। 

ਇਸ ਤੋਂ ਪਹਿਲਾਂ ਕਿ ਅਸੀਂ ਭਾਈ ਮਹਾਰਾਜ ਸਿੰਘ ਦੀ 
ਕਹਾਣੀ ਦਾ ਜ਼ਿਕਰ ਕਰੀਏ, ਉਨ੍ਹਾਂ ਕਾਰਣਾਂ 'ਤੇ ਨਜ਼ਰਸਾਨੀ ਕਰ 
ਵਿਰੁੱਧ ਚੱਲੇ ਵੱਖ ਵੱਖ ਅੰਦੋਲਨਾਂ ਦੀ ਅਸਫ਼ਲਤਾ ਵਾਸਤੇ, ਮੁੱਖ 
ਵਰਿਆਮ 
5।। 5300੫130 59111 000੧ 


ਤੌਰ 'ਤੇ ਜ਼ਿੰਮੇਵਾਰ ਸਨ।ਸੁਤੰਤਰਤਾ-ਸੰਗ੍ਰਾਮੀਆਂ ਪਾਸ ਲੋੜੀਂਦੇ 
ਸਾਧਨਾਂ ਦੀ ਕਮੀ ਅਤੇ. ਕੁਝ ਇਕ ਅਪਵਾਦਾਂ ਨੂੰ ਛੱਡ ਕੇ, 
ਇਨ੍ਹਾਂ ਅੰਦੋਲਨਾਂ ਦੀ ਅਸਫ਼ਲਤਾ ਦਾ ਮੁੱਖ ਕਾਰਣ ਇਹ ਸੀ ਕਿ 
ਬਰਤਾਨਵੀ ਨੀਤੀਵਾਨ ਤੇ ਪ੍ਰਸ਼ਾਸਕ-ਜਿਹੜੇ ਇਕ ਪ੍ਰਗਤੀਵਾਦੀ 
ਤੇ ਲੋਕਰਾਜੀ ਰਾਸ਼ਟਰ ਨਾਲ ਸੰਬੰਧਿਤ ਸਨ- ਭਾਰਤਵਾਸੀਆਂ ਦੇ 
ਮਨਾਂ ਉਪਰ ਆਪਣੀ ਬੌਧਿਕ ਤੇ ਨੈਤਿਕ ਉੱਤਮਤਾ ਕਾਇਮ ਕਰਨ 
ਵਰਗ ਦੇ ਮਨਾਂ ਉੱਪਰ।ਬਰਤਾਨਵੀ ਸ਼ਾਸਕ ਭਾਰਤੀ ਲੋਕਾਂ ਦੇ 
ਧਾਰਮਿਕ ਪੱਛੜੇਪਨ ਦਾ ਸ਼ੋਸ਼ਣ ਕਰਨ ਵਿਚ ਵੀ ਸਫਲ ਰਹੇ ਅਤੇ 
ਇੰਵ ਉਹ ਭਾਰਤਵਾਸੀਆਂ ਵਿਚਕਾਰ ਫਿਰਕੂ-ਫੁੱਟ ਤੇ ਝਗੜੇ ਪੈਦਾ 
ਕਰਦੇ ਰਹੇ।ਨਾਲ ਹੀ ਨਾਲ, ਨਵੇਂ ਸ਼ਾਸਕਾਂ ਨੇ ਸਿਲਸਿਲੇਵਾਰ ਉਨ੍ਹਾਂ 
ਸਾਰੇ ਪੁਰਾਣੇ ਨਿਹਿਤ ਹੱਕਾਂ ਨੂੰ ਖ਼ਤਮ ਕਰ ਦਿੱਤਾ ਜਿਹੜੇ ਉਨ੍ਹਾਂ ਦੇ 
ਰਸਤੇ ਵਿਚ ਰਕਾਵਟਾਂ ਬਣ ਰਹੇ ਸਨ ਅਤੇ ਇਸ ਦੀ ਥਾਂ ਉਨ੍ਹਾਂ ਨੇ 
ਇਕ ਨਵੇਂ ਰਈਸ ਵਰਗ ਦਾ ਆਸਰਾ ਖੜ੍ਹਾ ਕਰ ਲਿਆ ਜਿਸਨੇ ਹਰ 
ਪੱਧਰ 'ਤੇ ਦੇਸ਼ਭਗਤੀ ਦੇ ਉਭਾਰ ਨੂੰ ਦਬਾਅ ਦੇਣ ਵਿਚ ਅੰਗਰੇਜ਼ 
ਸ਼ਾਸਕਾਂ ਦੀ ਮਦਦ ਕੀਤੀ। 
ਪੰਜਾਬ ਵਿਚ ਵਾਪਰੇ ਅੰਗਰੇਜ਼-ਵਿਰੋਧੀ ਸੰਘਰਸ਼ `ਚ ਭਾਈ 
ਮਹਾਰਾਜ ਸਿੰਘ ਦੇ ਯੋਗਦਾਨ ਨੂੰ ਸਮਝਣ ਵਾਸਤੇ ਉਨ੍ਹਾਂ ਹਾਲਾਤਾਂ 
ਨੂੰ ਜਾਣ ਲੈਣਾ ਵੀ ਜ਼ਰੂਰੀ ਬਣਦਾ ਹੈ ਜਿਨ੍ਹਾਂ ਨੇ ਭਾਈ ਸਾਹਿਬ ਨੂੰ 
ਇਕ ਸੰਤ ਦਾ ਜੀਵਨ ਤਿਆਗ ਕੇ ਤਲਵਾਰ ਉਠਾਉਣ ਵਾਸਤੇ 
ਮਜਬੂਰ ਕਰ ਦਿੱਤਾ। 
ਭਾਰਤ ਦੇ ਸੁਤੰਤਰ ਰਾਜਾਂ/ਰਿਆਸਤਾਂ ਵਿਚੋਂ ਲਾਹੌਰ ਦੀ 
'ਖ਼ਾਲਸਾ ਸਲਤਨਤ” ਅੰਗਰੇਜ਼ਾਂ ਦੇ ਕਬਜ਼ੇ ਵਿਚ ਸਭ ਤੋਂ ਅਖ਼ੀਰ 
ਵਿਚ ਆਈ ਅਤੇ ਇਸ ਦੇ ਨਾਲ ਹੀ ਅੰਗਰੇਜ਼ਾਂ ਦਾ ਇਹ ਸਪਨਾ ਕਿ 
ਸਾਰਾ ਭਾਰਤ “ਯੂਨੀਅਨ ਜੈਕ” ਦੇ ਝੰਡੇ ਹੇਠ ਆ ਜਾਏ, ਪੂਰਾ ਹੋ 
ਗਿਆ।ਪਰੰਤੂ , ਅੰਗਰੇਜ਼ਾਂ ਨੂੰ ਜਲਦੀ ਹੀ ਇਹ ਅਹਿਸਾਸ ਹੋ ਗਿਆ 
ਕਿ ਇਸ ਬੇਸ਼-ਕੀਮਤੀ 'ਲੁੱਟ ਦੇ ਮਾਲ” (ਪੰਜਾਬ) ਨੂੰ ਹਮੇਸ਼ਾ ਵਾਸਤੇ 
ਆਪਣੇ ਕਬਜ਼ੇ ਵਿਚ ਰੱਖਣ ਵਾਸਤੇ,ਖ਼ਾਲਸੇ” ਦੀ ਹਿੰਮਤ ਨੂੰ 
ਮਸਲਨਾ ਅਥਵਾ ਚੂਰ-ਚੂਰ ਕਰਨਾ ਅਤੀ-ਅਵੱਸ਼ਕ 
ਹੋਵੇਗਾ।ਲਾਹੌਰ ਦਰਬਾਰ ਵਿਚ ਆਉਣ ਵਾਲੇ ਪਹਿਲੇ 
ਬਰਤਾਨਵੀ-ਰੈਜ਼ੀਡੈਂਟ (ਰਾਜ-ਪ੍ਰਤੀਨਿਧੀ) ਹੈਨਰੀ ਲੌਰੈਂਸ ਨੇ 2 
ਜੂਨ, 1847 ਨੂੰ ਇਹ ਲਿਖਿਆ- “ਇਨ੍ਹਾਂ ਸਿੱਖਾਂ ਦਾ ਆਪਣਾ ਕੌਮੀ 
ਸਵੈਮਾਨ ਅਤੇ ਇਨ੍ਹਾਂ ਦੀਆਂ ਬੇਰੋਕ ਜਿੱਤਾਂ ਦਾ ਲੰਮਾ ਇਤਿਹਾਸ ਵੀ 
ਏਨਾ ਮਹਾਨ ਹੈ ਕਿ ਜੇ ਪੰਜਾਬ ਦਾ ਹਰੇਕ ਸਰਦਾਰ ਤੇ ਸ਼ੇਖ ਇਕ ਪਲ 
ਵਾਸਤੇ ਵੀ ਆਪਣੀ ਮਾਤਭੂਮੀ ਦੀ ਮੌਜੂਦਾ ਤਰਸਯੋਗ ਹਾਲਤ 'ਤੇ 
ਜੁਲਾਈ-2022 
ਧਿਗ1101315॥03/6€ 0118.੮0। 


ਸੰਤੁਸ਼ਟ ਹੋ ਜਾਏ, ਤਾਂ ਉਸ ਉਪਰ ਵਿਸ਼ਵਾਸ ਕਰ ਲੈਣਾ ਸਰਾਸਰ 
ਪਾਗ਼ਲਪਣ ਹੋਵੇਗਾ, ਜਾਂ ਫਿਰ ਇਕ ਪਲ ਵਾਸਤੇ ਇਹ ਸ਼ੱਕ ਨਾ 
ਕਰਨਾ ਕਿ ਸਾਡੀ ਪੁਰਜ਼ੋਰ ਸਿਫ਼ਤ ਕਰਨ ਵਾਲੇ ਲੋਕਾਂ ਦੀ ਜਿਹੜੀ 
ਭੀੜ ਜਮ੍ਹਾਂ ਹੋ ਚੁੱਕੀ ਹੈ, ਉਨ੍ਹਾਂ ਵਿਚ ਅਜਿਹੇ ਲੋਕ ਵੀ ਬਥੇਰੇ ਹਨ 
ਜਿਹੜੇ ਸਾਡੀ ਜਿੱਤ ਜਾਂ ਜੇਰੇ ਨੂੰ ਮੁਆਫ਼ ਨਹੀਂ ਕਰ ਸਕਦੇ ਅਤੇ 
ਜਿਹੜੇ ਆਪਣੀ ਤਾਕਤ ਦੇ ਖੁੱਸ ਜਾਣ `ਤੇ ਓਨਾ ਹੀ ਖਿਝਦੇ/ਝੂਰਦੇ 
ਹਨ ਜਿੰਨਾ ਕਿ ਉਹ ਸਾਡੀ ਤਾਕਤ ਦੇ ਸਨਮੁੱਖ ਝੁਕਣ ਵਿਚ 
ਪਰੇਸ਼ਾਨ ਹੁੰਦੇ ਹਨ।? ਲੌਰੈਂਸ ਨੇ ਇਹ “ਟਿੱਪਣੀ” ਓਦੋਂ ਲਿਖੀ ਜਦੋਂ 
ਅੰਗਰੇਜ਼ਾਂ ਦੇ ਵਿਰੁੱਧ ਪੰਜਾਬ ਦੇ ਲੋਕਾਂ ਦਾ ਗੁੱਸਾ ਬਰਤਾਨਵੀ 
ਅਧਿਕਾਰੀਆਂ ਤੇ ਸੈਨਿਕਾਂ ਵੱਲੋਂ ਕੀਤੀਆਂ ਜਾ ਰਹੀਆਂ ਬੇਸ਼ਮਾਰ 
ਫੁੱਟ ਕੇ ਪ੍ਰਗਟ ਹੋ ਰਿਹਾ ਸੀ।ਹੈਨਰੀ ਲੌਰੈਂਸ ਨੇ 1847 ਵਿਚ ਜੋ 
ਲਿਖਿਆ ਉਸਦੀ ਪੁਸ਼ਟੀ ਇਕ ਵਰ੍ਹੇ ਪਿਛੋਂ ਉਸੇ ਦੇ ਉੱਤਰਾਧਿਕਾਰੀ 
ਫਰੈਡਰਿਕ ਕਰੀ ਨੇ ਕਰ ਦਿੱਤੀ।ਗਵਰਨਰ ਜਨਰਲ ਨੂੰ ਲਿਖੀ 
ਆਪਣੀ 4 ਅਕਤੂਬਰ 1848 ਦੀ ਰਿਪੋਰਟ ਵਿਚ ਇਸ ਨਵੇਂ 
“ਰੈਜ਼ੀਡੈਂਟ'ਨੇ ਇਹ ਲਿਖਿਆ-“ਪੰਜਾਬ ਉਪਰ ਸਾਡੇ ਕਬਜ਼ੇ ਦੇ 
ਵਕਤ ਤੋਂ ਹੀ ਇਸ ਸਾਰੇ ਲੰਮੇ-ਚੌੜੇ ਮੁਲਕ ਵਿਚ ਸਾਡੇ ਖ਼ਿਲਾਫ਼ 
ਇਕ ਆਮ ਅਸੰਤੁਸ਼ਟਤਾ ਤੇ ਨਾ-ਖ਼ੁਸ਼ੀ ਦੀ ਭਾਵਨਾ ਫੈਲ ਚੁੱਕੀ ਹੈ 
ਜਿਸਨੇ ਨਾ ਕੇਵਲ ਸਾਡੀ ਫੌਜ ਅਤੇ ਨੌਕਰੀ ਤੋਂ ਬੇਦਖ਼ਲ ਕਰ ਦਿੱਤੇ 
ਗਏ ਸਿਪਾਹੀਆਂ ਨੂੰ ਬੁਰੀ ਤਰ੍ਹਾਂ ਪ੍ਭਾਵਤ ਕੀਤਾ ਹੈ, ਪਰੰਤੂ ਇਸਦਾ 
ਅਸਰ ਸਾਰੀ ਹਿੰਦੂ ਵਸੋਂ ਅਤੇ ਮੁਸਲਿਮ ਆਬਾਦੀ ਦੇ ਕੁਝ ਹਿੱਸਿਆਂ 
ਵਿਚ ਵੀ ਪਿਆ ਹੋਇਆ ਪ੍ਰਤੱਖ ਦੇਖਣ ਨੂੰ ਮਿਲ ਰਿਹਾ ਹੈ।” 

ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ, ਜਿਸਨੂੰ ਆਪਣੇ 
ਅੰਤਿਮ ਲਕਸ਼ ਬਾਬਤ ਕਦੇ ਵੀ ਕੋਈ ਸ਼ੱਕ ਨਹੀਂ ਸੀ ਹੋਇਆ, 
ਰੈਜ਼ੀਡੈਂਟ ਕਰੀ ਨੂੰ ਸਪਸ਼ਟ ਹਿਦਾਇਤ ਕੀਤੀ ਕਿ “ਪੰਜਾਬ ਦੇ ਹਰ 
ਹਿੱਸੇ ਵਿਚ ਸਾਡੇ ਖ਼ਿਲਾਫ਼ ਹਰ ਵੈਰ-ਪੂਰਨ ਮੁਜ਼ਾਹਰੇ ਦਾ ਪੁਰ-ਜ਼ੋਰ 
ਟਾਕਰਾ ਕੀਤਾ ਜਾਵੇ ਅਤੇ ਉੱਕਾ ਹੀ ਰੰਦ ਦਿੱਤਾ ਜਾਵੇ ਕਿਉਂਕਿ 
ਬਰਤਾਨਵੀ ਤਾਕਤ ਦਾ ਅਜਿਹਾ ਪ੍ਰਤੱਖ ਜਹੂਰ ਕੇਵਲ ਪੰਜਾਬ 
ਵਿਚ ਹੀ ਸਾਡੇ ਟਿਕੇ ਰਹਿਣ ਵਾਸਤੇ ਜ਼ਰੂਰੀ ਨਹੀਂ ਸਗੋਂ _ਸਾਰੇ 
ਭਾਰਤ ਵਿਚ ਸਾਡੇ ਨਿਰੰਤਰ ਟਿਕਾਉ ਵਾਸਤੇ ਵੀ ਅਤੀ ਅਵੱਸ਼ਕ 
ਹੈ।” 

ਲਾਰਡ ਡਲਹੌਜ਼ੀ ਦੀ ਇਸ ਐਲਾਨੀਆ ਪਾਲਿਸੀ ਦੇ ਤਹਿਤ 
ਪੰਜਾਬ ਅੰਦਰ ਇਕ ਨਵੀਂ ਮੁੱਠ-ਭੇੜ ਹੋਣੀ ਲਾਜ਼ਮੀ ਸੀ।ਪਰੰਤੂ 
ਪੰਜਾਬ-ਵਾਸੀਆਂ ਸਾਹਮਣੇਂ ਸਭ ਤੋਂ ਵੱਡੀ ਮੁਸ਼ਕਿਲ ਇਹ ਸੀ ਕਿ 
ਸੰਨ 1845-46 ਦੌਰਾਨ ਵਾਪਰੇ ਪਹਿਲੇ ਐਂਗਲੋ-ਸਿੱਖ ਯੁੱਧ ਵਿਚ 
ਲਾਹੌਰ ਦਰਬਾਰ ਅਤੇ ਇਸਦੀ ਫੌਜ ਦੀ ਬੁਰੀ ਹਾਰ ਉਪਰੰਤ 
ਵਰਿਆਮ 
5।। 5300੫130 59111 000੧ 


੮9 


ਅੰਗਰੇਜ਼ਾਂ ਵੱਲੋਂ ਦਿੱਤੀ ਗਈ ਉਪਰੋਕਤ ਚੁਨੌਤੀ ਨੂੰ ਹੁਣ ਕੌਣ 
ਸਵੀਕਾਰ ਕਰੇ। 

ਇਸ ਨਾਜ਼ੁਕ ਸਮੇਂ ਅੰਗਰੇਜ਼ਾਂ ਦੇ ਵਿਰੱਧ ਪੰਜਾਬੀਆਂ ਦੀ 
ਅਗਵਾਈ ਕਰਨ ਵਾਸਤੇ ਭਾਈ ਮਹਾਰਾਜ ਸਿੰਘ ਜੀ ਹੀ ਨਿੱਤਰ ਕੇ 
ਅੱਗੇ ਆਏ ਕਿਉਂਕਿ, ਕਿਸੇ ਵੀ ਪੱਕੇ ਕੌਮਪ੍ਰਸਤ ਵਿਅਕਤੀ 
ਦੂਸਰੇ ਉਦੇਸ਼ ਨਾਲੋਂ ਪਹਿਲ ਦਿੱਤੀ ਜਾਣੀ ਲਾਜ਼ਮੀ ਬਣ ਜਾਂਦੀ ਹੈ 
ਭਾਵੇਂ ਉਹ ਉਦੇਸ਼ ਸਮਾਜਿਕ-ਧਾਰਮਿਕ ਸੁਧਾਰ ਲਿਆਉਣ ਦਾ ਹੀ 
ਕਿਉਂ ਨਾ ਹੋਵੇ।ਇਸ ਵਿਚਾਰ ਨੇ ਹੀ ਇਸ ਮਹਾਨ ਧਾਰਮਿਕ 
ਪ੍ਰਚਾਰਕ ਨੂੰ ਇਕ ਮਹਾਨ ਸੁਤੰਤਰਤਾ-ਸੰਗ੍ਰਾਮੀ ਬਣਾ 
ਦਿੱਤਾ।ਭਾਈ ਮਹਾਰਾਜ ਸਿੰਘ ਜੀ ਨੇ ਬਾਬਾ ਬੀਰ ਸਿੰਘ ਜੀ 
ਨੌਰੰਗਾਬਾਦੀਏ ਦੀ ਗੱਦੀ, ਉਨ੍ਹਾਂ ਦੇ ਹੀ ਇਕ ਹੋਰ ਚੇਲੇ ਬੀਰ ਸਿੰਘ 
ਛੋਟੇ ਨੂੰ ਸੌਂਪ ਦਿੱਤੀ ਅਤੇ ਆਪ ਉਹ ਅੰਮ੍ਰਿਤਸਰ ਆ ਗਏ।ਉਨ੍ਹਾਂ ਨੇ 
“ਸਮਦੂ ਦੇ ਤਲਾਬ” ਉੱਪਰ ਆਪਣਾ ਸਦਰ-ਮੁਕਾਮ ਬਣਾ ਲਿਆ 
ਪਰ ਆਪ ਉਹ, ਬਾਬਾ ਬੀਰ ਸਿੰਘ ਜੀ ਦੇ ਹੀ ਇਕ ਹੋਰ ਚੇਲੇ ਰਾਮ 
ਸਿੰਘ ਨੂੰ ਨਾਲ ਲੈ ਕੇ ਅਧਿਕਤਰਪਿੰਡਾਂ ਦੇ ਦੌਰੇ ਕਰਦੇ ਰਹੇ।ਸੋ. ਇਹ 
ਹੀ ਉਹ ਸ਼ਖਸ ਸੀ ਜਿਸਨੇ 1847-48 ਵਿਚ, ਸਰਕਾਰੇ-ਖ਼ਾਲਸਾ” 
ਦੀ ਸੱਤਾਧਾਰੀ ਸਲਤਨਤ ਨੂੰ ਖ਼ਤਮ ਹੋਣ ਤੋਂ ਬਚਾਉਣ ਦਾ 
ਅਸੰਭਵ ਕਾਰਜ ਆਪਣੇ ਜ਼ਿੰਮੇ ਲਿਆ।ਮਾਰਚ, 1849 ਵਿਚ 
ਪੰਜਾਬ ਉਪਰ ਮੁਕੰਮਲ ਕਬਜ਼ਾ ਹੋ ਜਾਣ ਤੋਂ ਬਾਅਦ ਤਕ ਵੀ 
ਬਰਤਾਨਵੀ ਹਾਕਮਾਂ ਵਿਰੁੱਧ ਸੰਘਰਸ਼ ਨੂੰ ਨਿਰੰਤਰ ਜਾਰੀ ਰੱਖਣ ਦਾ 
ਸ਼ਰੇਅ ਭਾਈ ਮਹਾਰਾਜ ਸਿੰਘ ਜੀ ਨੂੰ ਹੀ ਪ੍ਰਾਪਤ ਹੋਇਆ। 

ਇਸ ਕਠਿਨ ਕਾਰਜ ਨੂੰ ਨਿਭਾਉਣ ਵਾਸਤੇ ਭਾਈ ਮਹਾਰਾਜ 
ਸਿੰਘ ਨੂੰ ਉਨ੍ਹਾਂ ਦੇ ਮਹਾਨ ਆਤਮਿਕ ਵਿਰਸੇ ਨੇ ਹੀ ਬਲ 
ਬਖਸ਼ਿਆ।ਭਾਈ ਮਹਾਰਾਜ ਸਿੰਘ ਜੀ ਦੇ ਨੇਤ੍ਤੱਵ ਅਧੀਨ 
ਸੁਤੰਤਰਤਾ ਵਾਸਤੇ ਕੀਤੇ ਗਏ ਸੰਘਰਸ਼ ਨੂੰ ਦੋ ਸਪਸ਼ਟ ਪੜਾਵਾਂ 
ਵਿਚ ਵੰਡਿਆ ਜਾ ਸਕਦਾ ਹੈ। 

ਪਹਿਲੇ ਪੜਾਅ ਦੌਰਾਨ, ਭਾਈ ਮਹਾਰਾਜ ਸਿੰਘ ਨੇ 
ਤਾਕਤਵਰ ਤੇ ਪ੍ਰਮੁੱਖ _ਅੰਗਰੇਜ਼-ਵਿਰੋਧੀ ਵਿਅਕਤੀਆਂ- 
ਮੁਲਤਾਨ ਦੇ ਗਵਰਨਰ ਦੀਵਾਨ ਮੁਲ ਰਾਜ, ਹਜ਼ਾਰਾ ਦੇ ਗਵਰਨਰ 
ਸੂ. ਚਤਰ ਸਿੰਘ ਅਟਾਰੀਵਾਲਾ, ਉਨਾਂ ਦੇ ਬੇਦੀ ਬਿਕਰਮ ਸਿੰਘ 
ਖ਼ਿਲਾਫ਼ ਲਾਮਬੰਦ ਹੋਣ ਵਾਸਤੇ ਪ੍ਰੇਰਿਆ ਅਤੇ ਉਨ੍ਹਾਂ ਦੀ ਯਥਾ- 
ਸੰਭਵ ਸਹਾਇਤਾ ਵੀ ਕੀਤੀ।ਗਵਰਨਰ ਜਨਰਲ ਲਾਰਡ ਡਲਹੌਜ਼ੀ 


ਜੁਲਾਈ-2022 


ਪਿਗ110115॥0॥% 9118.੮0।੧ 


ਦੁਆਰਾ ਬਿਆਨ ਕੀਤਾ- “ ਰਾਣੀ ਜਿੰਦਾਂ ਦੇ ਦੇਸ਼-ਨਿਕਾਲੇ ਅਤੇ 
ਦੀਵਾਨ ਮੂਲ ਰਾਜ ਦੀ ਬਗ਼ਾਵਤ ਤੋਂ ਬਾਅਦ ਜਲਦੀ ਹੀ ਪਿੱਛੋਂ, 
ਭਾਈ ਮਹਾਰਾਜ ਸਿੰਘ ਨੇ ਮਾਝਾ-ਖੇਤਰ ਵਿਚ ਬਗ਼ਾਵਤ ਦਾ 
ਪਰਚਮ ਬੁਲੰਦ ਕਰ ਦਿੱਤਾ।ਉਸਨੇ ਤੀਬਰਤਾ ਨਾਲ ਕਈ ਹਜ਼ਾਰ 
ਸਹਾਇਕ ਆਦਮੀ ਇਕੱਤਰ ਕਰ ਲਏ ਅਤੇ ਦੁਆਬਿਆਂ ਦੇ 
ਉੱਤਰੀ ਜ਼ਿਲਿਆਂ ਵਿਚ ਉਸਨੇ ਤੇਜ਼ੀ ਨਾਲ ਦੌਰੇ ਕੀਤੇ।ਹਰ ਥਾਂ 
ਉਸਦਾ ਭਰਪੂਰ ਸਤਿਕਾਰ ਹੋਇਆ ਅਤੇ ਰੋਜ਼ਾਨਾ ਹੀ ਸੈਂਕੜੇ 
ਜਾਨਵਾਰੁ ਵਿਅਕਤੀ ਉਸ ਨਾਲ ਜੁੜਦੇ ਗਏ।ਜਲਦੀ ਹੀ ਉਸਨੂੰ 
ਦੀਵਾਨ ਮੁਲਰਾਜ ਵੱਲੋਂ ਪ੍ਰਾਰਥਨਾ ਭਰੇ ਸੁਨੇਹੇ ਮਿਲਣ ਲੱਗੇ ਕਿ 
“ਭਾਈ ਜੀ ਮੁਲਤਾਨ ਪਹੁੰਚ ਕੇ ਮੈਨੂੰ ਸਾਥ ਦਿਓ” ਤੇ ਮਹਾਰਾਜ ਸਿੰਘ 
ਨੇ ਉਸਦੀ ਸਹਾਇਤਾ ਕਰਨੀ ਸਵੀਕਾਰ ਕਰ ਲਈ।” 

ਭਾਈ ਮਹਾਰਾਜ ਸਿੰਘ ਦੇ ਦੀਵਾਨ ਮੁਲ ਰਾਜ ਨਾਲ ਮਿਲ 
ਜਾਣ ਦੀ ਖ਼ਬਰ ਕਾਰਨ ਹਾਲਾਤ ਇਤਨੇ ਉਛਲ ਗਏ ਕਿ 
ਕਲਾਨੌਰ, ਬਟਾਲਾ ਤੇ ਨੂਰਪੁਰ ਆਦਿ ਇਲਾਕਿਆਂ ਵਿਚ 
ਇਤਫਾਕਨ ਹਲਚਲ ਮੱਚ ਗਈ ਅਤੇ ਅਸ਼ਾਂਤੀ ਫੈਲ ਗਈ। 
ਹਜ਼ਾਰਾ (ਰਾਵਲਪਿੰਡੀ) ਤੇ ਪੇਸ਼ਾਵਰ ਤਕ ਇਹ ਅਫ਼ਵਾਹ ਵੀ ਫ਼ੈਲ 
ਗਈ ਕਿ ਲਾਹੌਰ ਦੇ ਨਾਬਾਲਗ਼ ਮਹਾਰਾਜਾ ਦਲੀਪ ਸਿੰਘ ਨੂੰ 
ਲਾਹੌਰ ਤੋਂ ਕੱਢ ਕੇ ਮੁਲਤਾਨ ਲਿਜਾਇਆ ਗਿਆ ਹੈ।'ਚਾਹਾਰ 
ਬਾਗ਼-ਏ-ਪੰਜਾਬ` ਦਾ ਕਰਤਾ ਲਿਖਦਾ ਹੈ ਕਿ 'ਜਦੋਂ ਰੈਜ਼ੀਡੈਂਟ ਨੂੰ 
ਇਹ ਜਾਣਕਾਰੀ ਪ੍ਰਾਪਤ ਹੋਈ ਕਿ ਭਾਈ ਮਹਾਰਾਜ ਸਿੰਘ ਵੀ ਬਾਬਾ 
ਬੀਰ ਸਿੰਘ ਜੀ ਦੇ ਸਾਰੇ ਚੇਲਿਆਂ ਅਤੇ ਬਹੁਤ ਸਾਰੇ ਸਵੈਇਛਿੱਤ 
ਸਹਾਇਕਾਂ- ਜਿਨ੍ਹਾਂ ਨੂੰ ਭੜਕਾਅ ਕੇ ਉਸਨੇ ਆਪਣੇ ਨਾਲ ਮਿਲਾ 
ਲਿਆ ਸੀ- ਸਹਿਤ ਮੁਲਤਾਨ ਵੱਲ ਰਵਾਨਾ ਹੋ ਚੱਕਾ ਹੈ ਤਾਂ ਉਸਨੇ 
ਬਹੁਤ ਸਾਰੇ ਸੂਹੀਏ, ਖ਼ਬਰ-ਨਵੀਸ ਅਤੇ ਫੌਜੀਆਂ ਦੀਆਂ ਕਈ 
ਵਾਸਤੇ ਭੇਜ ਦਿੱਤੀਆਂ। 

ਇਸ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਭਾਈ ਮਹਾਰਾਜ 
ਸਿੰਘ ਦੇ ਇਨਕਲਾਬੀ ਜੀਵਨ ਦਾ ਸਭ ਤੋਂ ਵਧੇਰੇ ਉਤੇਜਕ ਤੇ 
ਹੈਰਾਨ ਕਰਨ ਵਾਲਾ ਪਹਿਲੂ ਹੈ ਜਿਸ ਵਿਚ ਉਸਨੇ ਆਪਣੀ 
ਸ਼ਾਨਦਾਰ ਮਿਲਿਟਰੀ ਸੂਝ-ਬੂਝ, ਜਰਨੈਲੀ ਸਿਆਣਪ ਅਤੇ 
ਯੁਕਤੀ-ਪੂਰਨ ਜੰਗੀ ਗਿਆਨ ਦਾ ਬੇ-ਮਿਸਾਲ ਸਬੂਤ 
ਦਿੱਤਾ।ਉਸਦੀ ਸਰਵਪ੍ਥਮ ਕੋਸ਼ਿਸ਼ ਇਹ ਰਹੀ ਕਿ ਸਰਕਾਰੀ 
ਬਚਿਆ ਜਾਵੇ।ਇਸ ਕਰਕੇ, ਉਸਨੇ ਲੁਕਣ-ਮੀਟੀ ਦੀ ਖੇਡ 
ਖੇਡਣੀ ਸ਼ੁਰੂ ਕਰ ਦਿੱਤੀ। ਉਹਦਾ ਪਿੱਛਾ ਕਰ ਰਹੀਆਂ ਫੌਜਾਂ ਤੋਂ 
ਬਚਣ ਵਾਸਤੇ ਲਗਪਗ ਇਕ ਹਫਤੇ ਦੀ ਦੌੜ-ਭੱਜ ਪਿੱਛੋਂ ਪਤਾ 
ਵਰਿਆਮ 
5।। 5300੫130 59111 00੧ 


੮੨੩ 


ਲੱਗਾ ਕਿ ਉਹ ਬਚ ਕੇ, ਵਜ਼ੀਰਾਬਾਦ ਨੂੰ ਜਾਣ ਵਾਲੇ ਰਸਤੇ ਵਿਚ 
ਪੈਂਦੇ ਕੋਟ ਪਾਨਾਹ ਵੱਲ ਨਿਕਲ ਗਿਆ ਹੈ ਰੈਜ਼ੀਡੈਂਟ ਨੇ ਤੁਰੰਤ ਉਸ 
ਇਲਾਕੇ ਦੇ ਜਗੀਰਦਾਰ ਕਾਹਨ ਸਿੰਘ ਮਜੀਠੀਆ ਨੂੰ, ਅਤੇ 
ਵੀ, ਹੁਕਮ ਜਾਰੀ ਕੀਤੇ ਕਿ ਜਿਸ ਕਿਸੇ ਜ਼ਿਮੀਂਦਾਰ ਨੇ ਮਹਾਰਾਜ 
ਸਿੰਘ ਨੂੰ ਪਨਾਹ ਦਿੱਤੀ, ਸਜ਼ਾ ਵਜੋਂ ਉਸਦੇ ਨੱਕ ਤੇ ਕੰਨ ਕੱਟ ਦਿੱਤੇ 
ਜਾਣਗੇ। ਅਜਿਹੇ ਹੁਕਮਾਂ ਦੇ ਬਾਵਜੂਦ, ਲੋਕ ਭਾਰੀ ਗਿਣਤੀ ਵਿਚ 
ਸਵੈਇੱਛਾ ਸਹਿਤ ਭਾਈ ਮਹਾਰਾਜ ਸਿੰਘ ਦੀ 'ਸਵੈ-ਇਛਿੱਤ ਫੌਜ” 
ਵਿਚ ਸ਼ਾਮਿਲ ਹੁੰਦੇ ਗਏ। ਸੰਨ 1848 ਦੀ 16 ਜੇਠ ਨੂੰ ਸੂਰੀਆਂ ਨੇੜੇ 
ਸੋਕਨਵਾਨਾ ਪਿੰਡ ਦਾ ਇਕ ਵਸਨੀਕ ਸਾਹਿਬ ਸਿੰਘ ਆਪਣੇ ਸਾਰੇ 
ਘੋੜਸਵਾਰਾਂ ਸਮੇਤ ਭਾਈ ਮਹਾਰਾਜ ਸਿੰਘ ਦੀ ਫੌਜ ਨਾਲ ਆ 
ਰਲਿਆ। ਉਸਨੇ ਉਸ ਦੁਖਦਾਈ ਘਟਨਾ ਦੀ ਰੱਤੀ ਭਰ ਵੀ ਪਰਵਾਹ 
ਨਾ ਕੀਤੀ ਕਿ ਉਪਰੋਕਤ ਅੰਗਰੇਜ਼ੀ ਹੁਕਮ ਦੇ ਤਹਿਤ ਉਸਦੇ ਪੂਰੇ 
ਪਰਿਵਾਰ ਨੂੰ ਕੈਦ ਕਰਕੇ ਜੇਲ੍ਹ ਅੰਦਰ ਡੱਕ ਦਿੱਤਾ ਗਿਆ ਸੀ। ਇਸ 
ਰਿਪੋਰਟ ਨੇ ਅੰਗਰੇਜ਼ ਰੈਜ਼ੀਡੇਂਟ ਫਰੈਡਰਿਕ ਕਰੀ ਨੂੰ ਏਨਾ ਅੱਗ- 
ਬਬੂਲਾ ਕਰ ਦਿੱਤਾ ਕਿ ਉਸਨੇ ਲਛਮਣ ਸਿੰਘ ਤੇ ਟੇਕ ਚੰਦ ਨੂੰ 
ਬਰਖ਼ਾਸਤ ਕਰ ਦਿੱਤਾ- ਜਿਨ੍ਹਾਂ ਨੂੰ ਉਸਨੇ ਭਾਈ ਮਹਾਰਾਜ ਸਿੰਘ ਨੂੰ 
ਪਕੜਨ ਦਾ ਕੰਮ ਸੈਂਪਿਆ ਸੀ- ਅਤੇ ਉਨ੍ਹਾਂ ਦੀ ਥਾਂ ਦੋ ਪਲਟਨਾਂ, 
ਇਕ ਰਿਸਾਲਾ ਰਜਮੈਂਟ ਤੇ ਇਕ ਤੋਪਖਾਨਾ-ਡੇਰੇ ਦੀ ਵਧੇਰੇ ਸਹੂਲਤ 
ਦੇ ਕੇ, ਸਾਰੀ ਕਾਰਵਾਈ ਨੂੰ ਅੰਜਾਮ ਦੇਣ ਵਾਸਤੇ ਕੈਪਟਨ ਕੌਕਸ ਨੂੰ 
ਨਿਯੁਕਤ ਕਰ ਦਿੱਤਾ। 

ਸਮੇਂ ਦੇ ਅੰਤਰਾਲ ਦੌਰਾਨ ਅਜਿਹੀਆਂ ਰਿਪੋਰਟਾਂ ਵੀ ਮਿਲੀਆਂ 
ਕਿ ਭਾਈ ਮਹਾਰਾਜ ਸਿੰਘ ਦੇ ਅਨੁਯਾਈਆਂ ਦੁਆਰਾ ਲਾਹੌਰ ਸ਼ਹਿਰ 
ਦੇ ਆਲੇ-ਦੁਆਲੇ ਬਹੁਤ ਸਾਰਾ ਤੋਪ-ਬਾਰੁਦ ਛੁਪਾ ਦਿੱਤਾ ਗਿਆ 
ਹੈ। ਨਤੀਜੇ ਵਜੋਂ, ਬਰਤਾਨਵੀ ਅਫ਼ਸਰਾਂ ਨੇ ਛੁਪਾਏ ਗਏ ਜੰਗੀ- 
ਸਮਾਨ ਦੀ ਤਲਾਸ਼ ਵਾਸਤੇ ਭਾਰੀ ਪ੍ਰਬੰਧ ਕੀਤੇ। ਇਕ ਕੇਸ ਵਿਚ 
ਤੋਪ-ਬਾਰੂਦ ਇਕ ਖੂਹ ਵਿਚ ਸੁੱਟ ਦਿੱਤਾ ਗਿਆ ਸੀ ਤਾਂ ਕਿ ਉਸਨੂੰ 
ਢੂੰਢਿਆ ਨਾ ਜਾ ਸਕੇ, ਪਰ ਇਸ ਕੋਸ਼ਿਸ਼ ਦੌਰਾਨ ਬਾਰੂਦ ਨੇ ਅੱਗ 
ਪਕੜ ਲਈ ਸੀ ਤੇ ਨਤੀਜੇ ਵਜੋਂ ਕੁਝ ਸਥਾਨਕ ਵਸਨੀਕ ਮਾਰੇ ਗਏ 
ਤੇ ਕੁਝ ਜ਼ਖ਼ਮੀ ਹੋ ਗਏ ਸਨ। 

ਉਪਰੋਕਤ ਹਾਲਾਤ ਨੇ ਲਾਹੌਰ ਬੈਠੇ ਬਰਤਾਨਵੀ ਅਫ਼ਸਰਾਂ ਦੇ 
ਮਨਾਂ ਅੰਦਰ ਅਜਿਹਾ ਖ਼ੌਫ਼ ਤੇ ਤਣਾਅ ਪੈਦਾ ਕਰ ਦਿੱਤਾ ਕਿ ਉਨ੍ਹਾਂ 
ਵਿਚੋਂ ਇਕ ਅਫ਼ਸਰ ਨੇ ਇਸ ਹੱਦ ਤਕ ਸੁਝਾਅ ਦਿੱਤਾ ਕਿ ਜਿਨ੍ਹਾਂ 
ਜ਼ਿਮੀਂਦਾਰਾਂ ਨੇ ਮਹਾਰਾਜ ਸਿੰਘ ਨੂੰ ਆਦਮੀ ਤੇ ਸਾਮਾਨ ਮੁਹੱਈਆ 
ਕੀਤੇ ਸਨ, ਉਨ੍ਹਾਂ ਦੇ ਸਾਰੇ ਪਿੰਡ ਲੁੱਟ-ਪੁੱਟ ਕੇ ਸਾੜ ਦਿੱਤੇ ਜਾਣ ਅਤੇ 
ਜੁਲਾਈ-2022 


ਪਿਗ110115॥0॥% 9118.੮0।੧ 


ਚਾਹੀਦੀਆਂ ਹਨ।ਲਾਹੌਰ ਦੇ ਦੀਵਾਨ ਦੀਨਾ ਨਾਥ ਵੱਲੋਂ ਡੱਟਵਾਂ 
ਵਿਰੋਧ ਪ੍ਰਗਟਾਏ ਜਾਣ ਉਪਰੰਤ ਇਸ ਸੁਝਾਅ ਉੱਪਰ ਅਮਲ 
ਕਰਨ ਦੇ ਵਿਚਾਰ ਨੂੰ ਪੁਰੀ ਤਰ੍ਹਾਂ ਤਿਆਗ ਦਿੱਤਾ ਗਿਆਸੀ। 

ਬਹੁਤ ਜਲਦ, ਕੈਪਟਨ ਕੌਕਸ ਨੂੰ ਵੀ ਭਾਈ ਮਹਾਰਾਜ ਸਿੰਘ 
ਦੀ ਸਰੇਸ਼ਠ ਮਿਲਿਟਰੀ ਪ੍ਰਤਿਭਾ ਤੇ ਨਿਪੁੰਨਤਾ ਨੂੰ ਮੰਨਣਾ ਪਿਆ। 
ਮੁਲਤਾਨ ਨੂੰ ਜਾਣ ਵਾਲੇ ਬਾਗ਼ੀਆਂ ਦੀ ਫੌਜ ਦਾ ਸਫ਼ਾਇਆ 
ਕਰਨ ਵਾਸਤੇ, ਆਪਣਾ ਭਾਰੀ-ਭਰਕਮ ਸਾਮਾਨ ਜੰਡਿਆਲਾ 
ਸ਼ੇਰ ਖ਼ਾਂ ਵਿਖੇ ਹੀ ਛੱਡ ਕੇ ਕੌਕਸ ਇਕ ਪਲਟਨ, ਇਕ ਰਜਮੈਂਟ 
ਅਤੇ 400 ਅੰਗਰੇਜ਼ੀ ਸਿਪਾਹੀਆਂ ਦੀ ਤਾਕਤਵਰ ਟੁਕੜੀ ਨੂੰ 
ਨਾਲ ਲੈ ਕੇ, ਤੇਜ਼ੀ ਨਾਲ ਅਗਾਂਹ ਵਧ ਗਿਆ। ਭਾਈ ਮਹਾਰਾਜ 
ਸਿੰਘ ਦੀ ਨਿਜੀ ਸੂਝ-ਬੂਝ ਤੇ ਆਪਣਾ ਗੁਪਤਚਰ-ਗਿਆਨ 
ਏਨਾ ਮਾਅਰਕੇ ਦਾ ਸੀ ਕਿ ਕੌਕਸ ਨੇ ਜਿਉਂ ਹੀ ਉਪਰੋਕਤ ਕਦਮ 
ਪੁੱਟਿਆ, ਭਾਈ ਸਾਹਿਬ ਨੇ ਵੀ ਆਪਣਾ ਭਾਰੀ ਸਾਮਾਨ 
ਖਾਨਕਾਹ ਡੋਗਰਾਂ ਵਿਖੇ ਪਿਛਾਂਹ ਛੱਡ ਦਿੱਤਾ ਅਤੇ ਆਪ ਬਚ ਕੇ 
ਅਗਾਂਹ ਨਿਕਲ ਗਏ। ਜਿਉਂ ਹੀ ਰੈਜ਼ੀਡੈਂਟ ਤਕ ਇਹ ਸੂਚਨਾ 
ਪਹੁੰਚੀ, ਉਸਨੇ ਆਪਣੀਆਂ ਫੌਜਾਂ ਨੂੰ ਹੁਕਮ ਭੇਜੇ ਕਿ ਉਹ 
ਨਗਰ ਤੇ ਕਮਾਲੀਆ ਵਿਖੇ ਤੈਨਾਤ ਖ਼ੈਬਰੀ ਫ਼ੌਜਾਂ ਨੂੰ ਵੀ ਹੁਕਮ 
ਕੀਤਾ ਕਿ ਉਹ ਸਭ ਕੌਕਸ ਦੀ ਮਹਿੰਮ 'ਚ ਉਸਦਾ ਸਾਥ ਦੇਣ।ਇਸ 
ਤਰ੍ਹਾਂ ਕਈ ਪਾਸਿਆਂ ਤੋਂ ਘਿਰ ਜਾਣ ਬਾਅਦ ਪਤਾ ਲੱਗਾ ਕਿ 
ਘੁੜਸਵਾਰਾਂ ਨੇ ਪਕੜ ਲਿਆ ਸੀ ਪਰ ਉਹ ਬਰਤਾਨਵੀ ਫੌਜ ਦੇ 
ਉਸ ਥਾਂ ਪਹੁੰਚਣ ਤੋਂ ਪਹਿਲਾਂ ਹੀ ਕਬਾਇਲੀਆਂ ਦੀ ਗਿ੍‌ਰਫ਼ਤ 
ਵਿਚੋਂ ਵੀ ਬਚ ਨਿਕਲੇ ਸਨ। 

ਕੌਕਸ ਨੇ ਹੁਣ ਇਕ ਹੋਰ ਯੁੱਧਨੀਤੀ ਦੀ ਵਿਉਂਤ 
ਬਣਾਈ ।ਉਸਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਹਾਰਾਜ ਸਿੰਘ 
ਜਲਦੀ ਹੀ ਝੰਗ ਪਹੁੰਚਣ ਵਾਲਾ ਹੈ। ਕੈਪਟਨ ਕੌਕਸ ਨੇ, ਤਾਹੀਓਂ, 
ਬਾਬਾ ਮਾਲੀ ਸਿੰਘ ਨੂੰ 200 ਰੋਹੀਲਾ-ਘੁੜਸਵਾਰ ਤੇ ਪੈਦਲ 
ਸਿਪਾਹੀ ਦੇ ਕੇ ਕਿਹਾ ਕਿ ਉਹ ਝੰਗ ਤੋਂ ਲਗਪਗ ਦੋ ਮੀਲ ਦੀ ਦੂਰੀ 
`ਤੇ ਤਾੜ/ਛੈਹ ਵਿਚ ਬੈਠ ਕੇ ਦੁਸ਼ਮਨ ਦਾ ਇੰਤਜ਼ਾਰ ਕਰੇ।ਲੱਗਦੈ 
ਕਿ ਮਹਾਰਾਜ ਸਿੰਘ ਨੂੰ ਅੰਗਰੇਜ਼ਾਂ ਦੀ ਇਸ ਚਾਲ ਦੀ ਵੀ ਖਬਰ 
ਮਿਲ ਗਈ ਸੀ ਕਿਉਂਕਿ ਸਿੱਧਾ ਝੰਗ ਨੂੰ ਜਾਣ ਦੀ ਬਜਾਏ ਉਹ 
ਸ਼ੋਰਕੋਟ ਵੱਲ ਚਲਾ ਗਿਆ ਜਿਥੋਂ ਉਹ 26 ਜੇਠ ਦੀ ਦੁਪਹਿਰੇ ਝੰਗ 
ਵਿਖੇ ਪਹੰਚਿਆ। 

ਝੰਗ ਨਗਰ ਵਿਚ ਉਸਦੇ ਪਹੁੰਚਣ ਸਾਰ, ਸ਼ਹਿਰ ਦੇ ਵਪਾਰੀ 


੨੮ -੩< -੨ 


ਲੋਕ ਨਜ਼ਰਾਨੇ ਲੈ ਕੇ ਭਾਈ ਮਹਾਰਾਜ ਸਿੰਘ ਨੂੰ ਮਿਲਣ ਆਏ ਤੇ 
ਵਰਿਆਮ 
5।। 5300੫130 59111 00੧ 


<ਹਿ 


ਬੇਨਤੀ ਕੀਤੀ ਕਿ ਉਹ ਝੰਗ ਦੇ ਕਿਲੇ ਵਿਚ ਹੀ ਪਨਾਹ ਲੈਣ। ਉਨ੍ਹਾਂ 
ਨੇ ਜੰਗੀ ਸਾਮਾਨ ਵਾਸਤੇ 25 ,000 ਰੁਪਏ ਦੀ ਵੱਡੀ ਧਨਰਾਸ਼ੀ ਦੇਣ 
ਦੀ ਵੀ ਪੇਸ਼ਕਸ਼ ਕੀਤੀ। ਪਰ, ਭਾਈ ਮਹਾਰਾਜ ਸਿੰਘ ਝੰਗ ਵਿਚ ਨਾ 
ਰੁਕੇ ਕਿਉਂਕਿ ਉਨ੍ਹਾਂ ਦਾ ਨਿਸ਼ਾਨਾ ਮੁਲਤਾਨ ਪਹੁੰਚਣ ਦਾ ਸੀ। ਝਨਾਂ 
ਦਰਿਆ ਦੇ ਕੰਢੇ ਭਾਗਾਂ ਦੇ ਸਥਾਨ ਤੋਂ ਉਹ ਜਲਦੀ ਨਾਲ 
ਕਿਸ਼ਤੀਆਂ ਪਕੜਨਾ ਚਾਹੁੰਦੇ ਸਨ। ਜਦੋਂ ਚੈਨਿਓਟ ਦੇ ਕਾਰਦਾਰ ਨੇ 
ਬਾਬਾ ਮਾਲੀ ਸਿੰਘ ਨੂੰ ਇਹ ਖ਼ਬਰ ਦਿੱਤੀ ਕਿ ਭਾਈ ਮਹਾਰਾਜ ਸਿੰਘ 
ਤਾਂ ਕਿਸ਼ਤੀਆਂ ਪਕੜਨ ਵਾਸਤੇ ਅਗਾਂਹ ਜਾ ਚੁੱਕਾ ਹੈ ਤਾਂ ਮਾਲੀ 
ਸਿੰਘ ਕੁਝ ਫੌਜ ਲੈ ਕੇ ਤੇਜ਼ੀ ਨਾਲ ਭਾਗਾਂ ਵੱਲ ਵਧਿਆ ਤਾਂਕਿ ਉਹ 
ਬਾਗ਼ੀਆਂ ਨੂੰ ਦਰਿਆ ਪਾਰ ਕਰਨ ਤੋਂ ਰੋਕ ਸਕਣ ਦੀ ਕੋਸ਼ਿਸ਼ ਕਰੇ। 

ਦਰਬਾਰ ਦੀ ਫੌਜ ਭਾਗਾਂ ਦੇ ਪੱਤਣ 'ਤੇ ਉਸ ਸਮੇਂ ਪਹੁੰਚੀ ਜਦ 
ਮਹਾਰਾਜ ਸਿੰਘ ਤੇ ਉਸਦੇ ਸਾਥੀ ਦਰਿਆ ਪਾਰ ਕਰਨ ਦੇ ਯਤਨਾਂ 
ਵਿਚ ਸਨ।ਏਥੇ ਦੋਹਾਂ ਫੌਜਾਂ ਵਿਚਾਲੇ ਇਕ ਜ਼ਬਰਦਸਤ ਝੜਪ ਹੋਈ 
ਜਿਸਦੇ ਨਤੀਜੇ ਵਜੋਂ ਲਾਹੌਰ ਦਰਬਾਰ ਦੀ ਫ਼ੌਜ ਦੇ 17 ਸਿਪਾਹੀ ਮਾਰੇ 
ਗਏ ਤੇ ਉਸਦੇ ਆਗੂ ਮਾਲੀ ਸਿੰਘ ਦੇ ਗਿੱਟੇ ਵਿਚ ਗੋਲੀ 
ਲੱਗੀ।ਭਾਈ ਮਹਾਰਾਜ ਸਿੰਘ ਵੱਲੋਂ, ਭਾਵੇਂ ਉਨ੍ਹਾਂ ਦੇ ਬਹੁਤ ਸਾਰੇ 
ਸਾਰ ਘੋੜੇ , ਖੱਚਰਾਂ ਤੇ ਉਠ ਵੀ ਪਿਛਾਂਹ ਹੀ ਛੱਡਣੇ ਪਏ, ਤਾਂ ਵੀ 
ਭਾਈ ਮਹਾਰਾਜ ਸਿੰਘ ਆਪਣੀ ਕੁਝ ਚਨਿੰਦਾ ਫੌਜ ਸਮੇਤ ਦਰਿਆ 
ਪਾਰ ਕਰਨ ਵਿਚ ਸਫ਼ਲ ਹੋ ਗਏ। 

ਭਾਈ ਮਹਾਰਾਜ ਸਿੰਘ ਦੇ ਮੁਲਤਾਨ ਦੀ ਜੰਗ ਵਿਚ ਸ਼ਾਮਿਲ 
ਹੋਣ ਉਪਰੰਤ ਜੋ ਨਤੀਜੇ ਨਿਕਲੇ ਅਤੇ ਇਸ ਸੁੱਘੜ ਆਗੂ ਤੇ ਲੋਕ- 
ਪ੍ਰਿਯ ਇਨਕਲਾਬੀ ਬਾਰੇ ਜੋ ਟਿੱਪਣੀਆਂ ਲਾਰਡ ਡਲਹੌਜ਼ੀ ਦੇ 
ਜੀਵਨੀਕਾਰ ਐਡਵਿਨ ਆਰਨੌੋਲਡ ਨੇ ਕੀਤੀਆਂ ਹਨ, ਉਨ੍ਹਾਂ ਦਾ 
ਅਧਿਐਨ ਕਰਨਾ ਬਹੁਤ ਹੀ ਦਿਲਚਸਪ ਰਹੇਗਾ। ਉਹ ਕਹਿੰਦਾ ਹੈ- 
“ਮੁਲਤਾਨ ਦੀ ਬਗ਼ਾਵਤ ਨੇ ਉਸਨੂੰ (ਭਾਈ ਮਹਾਰਾਜ ਸਿੰਘ ਨੂੰ) 
ਇਕ “ਭਗੌੜੇ” ਤੋਂ “ਆਗੂ” ਬਣਾ ਦਿੱਤਾ ਕਿਉਂਕਿ ਉਹ ਅਚਾਨਕ ਹੀ 
ਵੱਡੇ ਹਥਿਆਰਬੰਦ ਗਰੋਹਾਂ ਦਾ ਮੋਹਰੀ ਬਣ ਕੇ ਆ ਨਿੱਤਰਿਆ ਅਤੇ 
ਉਸ ਪਾਸ ਕਾਫੀ ਸਾਰਾ ਧਨ ਸੀ ਜਿਸਨੂੰ ਉਹ ਗ਼ਰੀਬਾਂ ਤੇ ਉਹਦੀ 
ਸੇਵਾ ਵਿਚ ਆਏ ਲੋਕਾਂ ਵਿਚਕਾਰ ਰੱਜਵਾਂ ਵੰਡ ਸਕਦਾ ਸੀ। ਧਨ ਤੇ 
ਹਥਿਆਰ ਉਸਨੂੰ ਮੁਲ ਰਾਜ ਨੇ ਦਿੱਤੇ ਸਨ ਜਿਸਦੇ ਸੁਆਰਥ ਅਥਵਾ 
ਆਇਆ। ਪਿੰਡਾਂ ਦੇ ਸਮੂਹ ਵਸਨੀਕ ਉਸਨੂੰ ਆ ਕੇ ਮਿਲਦੇ ਸਨ ਤੇ 
ਉਸਦੇ ਰੰਗਰੂਟਾਂ ਨੂੰ ਮਿਠਾਈਆਂ ਤੇ ਫਲ ਤਕ ਛਕਾਉਂਦੇ ਸਨ,ਅਤੇ 
ਦਰਬਾਰ ਦੇ ਉਹ ਅਫ਼ਸਰ ਜਿਹੜੇ ਉਸਨੂੰ ਪਕੜਨ ਵਾਸਤੇ ਭੇਜੇ ਗਏ 
ਹੁੰਦੇ ਸਨ, ਉਹ ਉਸਦੇ ਨੇੜੇ-ਤੇੜੇ ਹੀ ਮੌਜੂਦ ਰਹਿ ਕੇ ਆਪਣੀ 
ਜੁਲਾਈ-2022 


ਧਿਗ110115॥0॥6% 9118.੮0।। 


ਹਾਜ਼ਰੀ ਵੀ ਦਰਸ਼ਾਅ ਦੇਂਦੇ ਸਨ। 

ਭਾਈ ਮਹਾਰਾਜ ਸਿੰਘ ਅਤੇ ਪੰਜਾਬ ਦੇ ਅਧਿਕਤਰ ਹਿੰਦੂ 
ਵਸਨੀਕਾਂ ਵਿਚਕਾਰ ਜੋ ਸੰਕੇਤਕ ਸਹਿਮਤੀ ਸੀ ਉਸਦੇ ਮੱਦੇਨਜ਼ਰ 
ਮੁਸਲਿਮ ਲੋਕਾਂ ਦੀ ਸਹਾਇਤਾ ਪ੍ਰਾਪਤ ਕਰਨ ਦਾ ਫ਼ੈਸਲਾ 
ਲਿਆ।ਇਸ ਨਵੀਂ ਨੀਤੀ ਬਾਬਤ ਐਡਵਿਨ ਇਹ ਕੁਝ ਲਿਖਦਾ 
ਹੈ- “(ਗੁਰੂ) ਭਾਈ ਮਹਾਰਾਜ ਸਿੰਘ, ਆਪਣੀ ਕਾਲੀ ਘੋੜੀ ਤੇ 
ਮੰਗਤਿਆਂ (ਸਾਥੀਆਂ) ਦੇ ਗਰੋਹ ਸੰਗ, ਆਖ਼ਿਰ ਬਹੁਤ ਹੀ 
ਖ਼ਤਰਨਾਕ ਬਣ ਗਿਆ ਸੀ। ਇਸ ਲਈ ਰੈਜ਼ੀਡੈਂਟ ਨੇ ਮਹਾਰਾਜ 
ਸਿੰਘ ਨੂੰ ਚਨਾਬ ਨਦੀ ਉਪਰ ਦੁੜਾਉਣ ਵਾਸਤੇ ਇਕ 
ਵਿਵੇਕਪੂਰਨ ਯੋਜਨਾ ਤਿਆਰ ਕੀਤੀ । ਇਸ ਇਲਾਕੇ ਦੇ ਪਿੰਡਾਂ 
ਦੇ ਮੁਸਲਿਮ ਵਸਨੀਕ ਸਾਡੇ ਵੱਲੋਂ ਜ਼ਮੀਨ ਦੇ ਮਾਲੀਏ ਵਿਚ ਦਿੱਤੀ 
ਇਨ੍ਹਾਂ ਲੋਕਾਂ ਦੇ ਮਨਾਂ ਅੰਦਰ ਮਹਾਰਾਜ ਸਿੰਘ ਤੇ ਉਸਦੇ ਧਰਮ ਜਾਂ 
ਰਾਜਨੀਤੀ ਵਾਸਤੇ ਕੋਈ ਸਤਿਕਾਰ ਨਹੀਂ ਸੀ।ਇਹ ਯੋਜਨਾ ਸਫ਼ਲ 
ਹੋ ਗਈ ਅਤੇ ਭਾਈ ਮਹਾਰਾਜ ਸਿੰਘ ਨੂੰ ਇਕ ਮੁਸਲਿਮ ਹਮਲੇ 
ਦੌਰਾਨ ਚਨਾਬ ਨਦੀ ਉਪਰ ਦੌੜਦੇ ਰਹਿਣ ਵਾਸਤੇ ਮਜਬੂਰ ਕਰ 
ਦਿੱਤਾ ਗਿਆ ਜਿਸ ਕਾਰਨ ਉਸਦੇ ਕਈ ਸੈਂਕੜੇ ਸਾਥੀ ਉਫ਼ਾਨ 
ਵਿਚ ਆਏ ਹੋਏ ਦਰਿਆ ਵਿਚ ਰੁੜ੍ਹ ਗਏ।” 

ਸੈਪਰਕ - 95991-20028 

ਬਾਕਾੰਂ ਅਗਲੇ ਅੰਕ 'ਚ... 


ਛ ਰ੍‌ 8 ੧ | 


ਸ੍ਰੀ ਸਤਿਗੁਰੂ ਉਦੇ ਸਿੰਘ ਜੀ ਵਲੋਂ ਸਨਮਾਨ ਸਹਿਤ ਸ. ਨਾਹਰ 
ਸਿੰਘ ਜੀ ਇਤਿਹਾਸਕਾਰ ਦੇ ਸਪੁੱਤਰ ਬਿ੍‌ਗੇਡੀਅਰ (ਰਿ. ਇਕਬਾਲ 

ਸਿੰਘ ਜੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ 142, ਸੈਕਟਰ - 37 
ਨੌਇਡਾ ਵਿਖੇ ਸੁ. ਨਾਹਰ ਸਿੰਘ ਨੂੰ ਨਿਵਾਜਦੇ ਹੋਇਆਂ ਸੀ ਸਤਿਗੁਰੁ 
ਜਗਜੀਤ ਸਿੰਘ ਜੀ ਦੀ ਇਕ ਯਾਦਗਾਰੀ ਤਸਵੀਰ ਭੇਂਟ ਕਰਦੇ ਹੋਏ 
ਸੈਤ ਮੁਹਿੰਦਰ ਸਿੰਘ ਕੂਕਾ ਤੇ ਸੈਤ ਮਨਪ੍ਰੀਤ ਸਿੰਘ, ਫਰੀਦਾਬਾਦ। 


-ਪ੍ਰੋ. ਜਸਵੰਤ ਸਿੰਘ ਕੈਲਵੀ 
. ਗਹਿਣਾ ਸਭ ਤੋਂ ਕੀਮਤੀ - ਸਮਝ ਨਾ ਇਹਨੂੰ ਹੇਚ । 


ਧਨ, ਤਾਕਤ ਲਈ ਕੈਲਵੀ ਅਣਖ਼ ਨਾ ਦੇਵੀਂ ਵੇਚ । 


. ਉੱਜੜ ਜਾਊ ਦੇਸ਼ ਇਹ ਦਿੱਸੇ ਖ਼ੂਨੀ ਗਹਿਰ। 


ਫੈਲ ਰਿਹਾ ਹੈ ਕੈਲਵੀ ਥਾਂ ਥਾਂ ਫਿਰਕੂ ਜ਼ਹਿਰ । 


. ਵੱਧਦਾ ਫੁੱਲਦਾ ਵੇਖ ਕੇ, ਨਫਰਤ ਦਾ ਵਾਪਾਰ। 


ਹਾਕਮ ਮੇਰੇ ਦੇਸ਼ ਦੇ ਖ਼ੁਸ਼ ਨੇ ਕਿੰਨੇ ਯਾਰ ! 


. ਕੱਚੇ ਰਸਤੇ ਤੁਰਦਿਆਂ ਉੱਠ ਉੱਠ ਪੈਂਦੀ ਧੂੜ । 


ਕੂੜਾ ਬੰਦਾ ਕੈਲਵੀ ! ਸਦਾ ਕਮਾਵੇ ਕੂੜ। 


. ਸੰਤ, ਸਿਪਾਹੀ ਸੂਰਮਾ ਨਿਰਭਉ ਤੇ ਨਿਰਵੈਰ । 


ਗੁਰੂ, ਅਸਲ ਉਹ ਕੈਲਵੀ ਮੰਗੇ ਸਭ ਦੀ ਸੈਰ । 


-_ਛੱਪੜੀ ਵਿੱਚ ਨਾ ਡਿੱਗ ਤੂੰ, ਹੋ ਸਾਗਰ ਵਿੱਚ ਲੀਨ । 


ਹੋ ਵਗਦੇ ਦਰਿਆ ! ਤੂੰ ਸਮਝ ਇਹ ਗੱਲ ਮਹੀਨ । 


_ ਆਓ, ਤੁਰੀਏ, ਪਹੁੰਚੀਏ ਸੱਚੇ ਸਤਿਗੁਰ ਪਾਸ। 


ਪਾਵੇ ਝੋਲੀ ਦੌਲਤਾਂ - ਖੇੜਾ, ਖ਼ੁਸ਼ੀ ਵਿਸਾਲ। 


._ਨਿੱਤ ਵੇਖਾਂ ਮੈਂ ਕੈਲਵੀ ਚੋਰੀ ਕਰਦੇ ਚੋਰ । 


ਤਕੜੇ ਨੇ ਛੁੱਟ ਜਾਵੰਦੇ ਕੁੱਟ ਖਾਂਦੇ ਕਮਜ਼ੋਰ । 


- ਰੱਖਦਾ ਹੈਂ ਜੇ ਦਿਲ ਵਿੱਚ ਆਜ਼ਾਦੀ ਦੀ ਤਾਂਘ। 


ਡਰ ਨੂੰ ਮਨ 'ਚੋਂ ਪੁੱਟ ਕੇ ਭਰ ਫਿਰ ਨਵੀਂ ਪੁਲਾਂਘ। 


. ਚੜ੍ਹਦੀ ਕਲਾ ਵੇਖ ਤੂੰ ! ਛੋਲੇ ਬਣਨ ਬਾਦਾਮ। 


੨ .੩੩-=੦ ੩੪ 


ਲੜਦੇ ਯੋਧੇ ਕੈਲਵੀ ਮੁੱਖੋਂ ਜਪਦੇ ਰਾਮ । 


- ਚਿਹਰੇ ਤੇ ਮੁਸਕਾਨ ਹੈ - ਜਿਸ ਦੇ ਮਿੱਠੇ ਬੋਲ । 


ਉਹ ਬੰਦਾ ਹੈ ਬਾਦਸ਼ਾਹ - ਕੀ ਨਹੀਂ ਉਸਦੇ ਕੋਲ ? 


12. ਉੱਡਦਾ ਪਾਣੀ ਕੈਲਵੀ ਬਣ ਬਣ ਜੀਕੂ ਭਾਫ। 


ਪੈਸੇ ਅੱਗੇ ਉੱਡਦਾ ਏਦਾਂ ਅੱਜ ਇਨਸਾਫ। 


13. ਇੱਕ ਪੰਛੀ ਕਾਂ ਹੈ - ਇੱਕ ਪੰਛੀ ਹੈ ਬਾਜ਼। 


ਉੱਤਮ ਅਤੇ ਦਲੇਰ ਕੌਣ ? ਕਿਸ ਤੇ ਕਰੀਏ ਨਾਜ਼ ? 


14. ਜੇ ਤੂੰ ਪੜ੍ਹਨਾ ਜਾਣਦੈਂ ? ਪੜ੍ਹ ਆਪਣਾ ਮਨ ਯਾਰ। 


ਕੀ ਓਥੇ ਹੈ ਕਾਮਨਾ ? ਜਾਂ ਓਥੇ ਕਰਤਾਰ ? 


ਸੰਪਰਕ: 98783-81474 


ਵਰਿਆਮ  ----- ੯ ---------------- ਜਲਾਈ-2022 
5।। 5300013011 511011। ੬01 ਧਿਗ1101315॥03/6€ 9118.੮0।। 


ਮਾਣ ਸਨਮਾਨ 


“ਤੂੰ ਵਾਪਸ ਮੁੜ ਜਾ। ਤੇਰਾ ਨਾਂ ਤਾਂ ਹੈ ਨਹੀਂ ਲਿਸਟ 'ਚ।ਤੈਨੂੰ 
ਕੀਹਨੇ ਸੱਦਿਆ? ” ਜਦੋਂ ਇਹ ਬੋਲ ਮੇਰੇ ਕੰਨਾਂ 'ਚ ਪਏ ਮੈਂ ਸੈਨ 
ਜਿਹਾ ਹੋ ਕੇ ਆਸੇ-ਪਾਸੇ ਵੇਖਣ ਲੱਗਿਆ। ਮੈਨੂੰ ਇਜ ਲੱਗ ਰਿਹਾ 
ਸੀ ਜਿਵੇਂ ਕੋਲੋਂ ਲੰਘਦਾ ਹਰ ਕੋਈ ਮੈਨੂੰ ਘੂਰ ਰਿਹਾ ਹੋਵੇ ਤੇ ਕਿਸੇ ਨੇ 
ਬਾਂਹੋ ਫੜ ਮੈਨੂੰ ਬਾਹਰ ਕੱਢ ਦਿੱਤਾ ਹੋਵੇ । ਮੇਰੀਆਂ ਅੱਖਾਂ ਘਾਬਰ ਕੇ 
ਉਹਦੇ ਚਿਹਰੇ 'ਤੇ ਟਿਕ ਗਈਆਂ। ਮੈ ਸੋਚਾਂ ਵਿੱਚ ਪੈ ਗਿਆ ਕਿ 
ਇਹ ਉਹੀ ਐ ? ਜਿਹਦੀ ਮੈਂ ਐਨੀ ਇੱਜ਼ਤ ਕਰਦਾ । ਮੈਂ ਤਾਂ ਕਦੇ 
ਇਹਦੇ ਬਾਰੇ ਸੁਪਨੇ ਵਿੱਚ ਵੀ ਮਾੜਾ ਨਹੀਂ ਤੱਕਿਆ ਤੇ ਇਹ ! ਕੀ 
ਕੁਰਸੀ ਦਾ ਨਸ਼ਾ ਸੱਚਮੁੱਚ ਬੰਦੇ ਨੂੰ ਬਦਾ ਨਹੀਂ ਰਹਿਣ ਦਿੰਦਾ ? 
ਸੁਣਿਆ ਤਾਂ ਬਹੁਤ ਸੀ ਪਰ ਅੱਜ ਅੱਖੀਂ ਪਹਿਲੀ ਵਾਰ ਵੇਖ ਰਿਹਾ 
ਸੀ।ਯਕੀਨ ਨਹੀਂ ਸੀ ਹੋ ਰਿਹਾ। 

ਅਖੀਰ ਮੈ ਆਪਣਾ ਮਨ ਪੱਕਾ ਜਿਹਾ ਕਰ ਆਖ ਹੀ ਦਿੱਤਾ 
/“ ਮੇਰਾ ਨਾਂ ਹੈਗਾ ਜੀ ਲਿਸਟ ਵਿੱਚ । ਮੈਨੂੰ ਚੰਡੀਗੜ੍ਹ ਦਫ਼ਤਰੇਂ ਫੋਨ 
ਆਇਆ।ਸੈ ਏਸੇ ਕਰਕੇ ਆਇਆ ।” 

ਪਰ ਉਹ ਪੈਰਾਂ `ਤੇ ਪਾਣੀ ਨਾ ਪੈਣ ਦੇਣ ,“ਨਹੀਂ ਕਾਕਾ !ਤੇਰੇ 
ਨਾਲ ਕਿਸੇ ਨੇ ਮਖੌਲ ਕੀਤਾ ਹੋਣਾ। ਮੈਂ ਕਿਹੜਾ ਝੂਠ ਬੋਲਦਾ ?” 

ਮੈਂ ਵੀ ਆਪਣੀ ਗੱਲ 'ਤੇ ਅੜਿਆ ਰਿਹਾ,“ ਨਹੀਂ ਜੀ ! ਮੈਂ 
ਵੀ ਪੜ੍ਹੀ ਲਿਸਟ । ਉਸ ਵਿੱਚ ਸੁਰਜੀਤ ਸਿੰਘ ਹੈ।” 

ਉਹ ਮੁੜ ਸਫ਼ਾਈ ਦੇਣ ਲੱਗਿਆ,“ਭਾਈ ਉਹ ਸੁਰਜੀਤ 
ਸਿੰਘ ਤਾਂ ਘਨੌਰ ਵਾਲਾ ਸੁਰਜੀਤ ਸਿੰਘ ਐ। ਰਾਜਪੁਰੇ ਵਾਲਾ 
ਨਈ।” 

ਮੈਂ ਫੇਰ ਆਖਿਆ ,“ ਜੀ !ਸੁਰਜੀਤ ਸਿੰਘ ਨਾਂ ਦਾ ਭੁਲੇਖਾ ਪੈ 
ਸਕਦਾ ਹੈ ਪਰ ਫੋਨ ਨੰਬਰ ਦਾ ਨਹੀਂ। ਜੇਕਰ ਘਨੌਰ ਵਾਲੇ ਸੁਰਜੀਤ 
ਸਿੰਘ ਦੀ ਗੱਲ ਹੈ ਤਾਂ ਫਿਰ ਉਨ੍ਹਾਂ ਰਾਜਪੁਰੇ ਵਾਲੇ ਸੁਰਜੀਤ ਸਿੰਘ ਨੂੰ 
ਫੋਨ ਕਿਉਂ ਕੀਤਾ ?” 

ਉਹ ਮੁੜ ਮੂਹ ਸੁਆਰਦੇ ਹੋਏ ਹਲੀਮੀ ਨਾਲ ਆਖਣ ਲੱਗੇ,“ 
ਭਾਈ ! ਮੈਂ ਤਾਂ ਭੁਲੇਖੇ ਨਾਲ ਘਨੌਰ ਦੇ ਸੁਰਜੀਤ ਸਿੰਘ ਨੂੰ ਫੋਨ ਕਰ 
ਦਿੱਤਾ। ਉਹ ਰਾਹ ਵਿੱਚ ਹੋਣਾ । ਜੇ ਉਹਨੂੰ ਖਾਲੀ ਹੱਥ ਮੁੜਨਾ 
ਪਿਆ ਤਾਂ ਉਸ ਬੇਚਾਰੇ ਦਾ ਮਖੌਲ ਬਣ ਜਾਣਾ। ਮੈਂ ਮਨਦਾਂ ਕਿ ਮੈਥੋਂ 


ਵਰਿਆਮ 
5।। 5300੫130 59111 000੧ 


੮ 


ਗ਼ਲਤੀ ਹੋ ਗਈ ਪਰ ਹੁਣ ਕੀ ਕੀਤਾ ਜਾ ਸਕਦਾ ? ਤੇਰਾ ਨਾਂ 
ਅਗਲੀ ਵਾਰ ਪਹਿਲ ਦੇ ਅਧਾਰ 'ਤੇ ਵਿਚਾਰਿਆ ਜਾਵੇਗਾ। ਹੁਣ 
ਤੂੰ ਵਾਪਸ ਜਾਹ।” 

ਜਦੋਂ ਮੈਂ ਅਣਸੁਣਿਆ ਕਰ ਆਪਣੇ ਕਦਮ ਅੱਗੇ ਵੱਲ 
ਵਧਾਉਣ ਲੱਗਿਆ ਤਾਂ ਉਹ ਮੈਨੂੰ ਘੂਰੀ ਜਿਹੀ ਵੱਟ ਸਟੇਡੀਅਮ ਚੋਂ 
ਬਾਹਰ ਨਿਕਲ ਗਿਆ। 

ਮੈਂ ਆਪਣਾ ਪਾਸ ਵਿਖਾ ਪਾਸ 'ਤੇ ਲੱਗੇ ਨੰਬਰ ਅਨੁਸਾਰ 
ਆਪਣੀ ਸੀਟ ਜਾ ਮੱਲ੍ਹੀ । ਮੇਰੇ ਆਸੇ ਪਾਸੇ ਹੋਰ ਮਹਿਕਮਿਆਂ ਦੇ 
ਕਰਮਚਾਰੀ ਬੈਠੇਂ ਹੋਏ ਸਨ । ਮੈਂ ਕਿਸੇ ਨੂੰ ਨਹੀਂ ਸਾਂ ਜਾਣਦਾ । ਇਸ 
ਲਈ ਮੈਂ ਚੁੱਪਚਾਪ ਬੈਠ ਆਲੇ ਦੁਆਲੇ ਵੇਖਣ ਲੱਗਿਆ। 

ਅਚਾਨਕ ਮੇਰੀਆਂ ਸੋਚਾਂ ਦੀ ਸੂਈ ਕਦੋਂ ਮੇਰੇ ਉਸ ਅਫ਼ਸਰ 
ਵੱਲ ਘੁੰਮ ਗਈ, ਮੈਨੂੰ ਪਤਾ ਹੀ ਨਾ ਲੱਗਿਆ । ਮੈਨੂੰ ਲੱਗਭੱਗ ਵੀਹ 
ਵਰ੍ਹੇ ਹੋ ਗਏ ਇਸ ਮਹਿਕਮੇ 'ਚ ਡਿਊਟੀ ਨਿਭਾਉਂਦਿਆਂ। ਮੇਰੇ 
ਦੇਖਦੇ- ਦੇਖਦੇ ਕਿੰਨੇ ਹੀ ਅਫ਼ਸਰ ਆਏ ਤੇ ਕਿੰਨੇ ਹੀ ਚਲੇ ਗਏ। ਮੈਂ 
ਕਦੇ ਕਿਸੇ ਅਫਸਰ ਨਾਲ ਨਹੀਂ ਬਿਗਾੜੀ ਪਰ ਇਹ ਵੀ ਸੱਚ ਹੈ ਕਿ 
ਕਿਸੇ ਦੀ ਚਮਚਾਗਿਰੀ ਤੋਂ ਵੀ ਹਮੇਸ਼ਾ ਦੂਰ ਹੀ ਰਿਹਾ। ਆਪਣਾ ਕੰਮ 
ਹਮੇਸ਼ਾ ਮਿਹਨਤ ਤੇ ਤਨਦੇਹੀ ਨਾਲ ਕਰਦਾ ਹਾਂ। ਭਾਵੇਂ ਕਦੇ ਕੋਈ 
ਦਫ਼ਤਰ ਦੇ ਕਿਸੇ ਕੇਸ ਦੀ ਤਾਰੀਖ ਭੁਗਤਣ ਚੌਡੀਗੜ੍ਹ ਜਾਣਾ ਹੋਵੇ 
ਮੈਤਰੀ ਦੇ ਸੁਆਗਤ ਦੀਆਂ ਤਿਆਰੀਆਂ ਕਰਨੀਆਂ ਹੋਣ ਮੈਂ 
ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ। ਮੈਂ ਹਰ ਕੈਮ ਖਿੜ੍ਹੇ ਮੱਥੇ 
ਸਵੀਕਾਰਦਾ। ਮੈਂ ਹਮੇਸ਼ਾ ਦਫ਼ਤਰੀ ਪਾਰਟੀਬਾਜ਼ੀ ਤੋਂ ਦੂਰ ਰਹਿੰਦਾ। 
ਮੇਰੀ ਫ਼ਿਤਰਤ ਨਹੀਂ _ ਕਿਸੇ ਦੇ ਜਲੇ 'ਤੇ ਲੂਣ ਛਿੜਕਣਾ ਤੇ 
ਚਟਕਾਰੇ ਲੈ-ਲੈ ਗੱਲਾਂ ਕਰਨੀਆਂ। ਨਾ ਹੀ ਮੈਂ ਕਦੇ ਮੁਫ਼ਤ ਦੇ ਪੈਂਗ 
`ਤੇ ਡੁਲਿਆ। ਅਚਾਨਕ ਜਦੋਂ ਮੈਂ ਆਪਣਾ ਨਾਂ ਸੁਣਿਆ ਭਮੇਕਰ ਕੇ 
ਸਟੇਜ ਵੱਲ ਤੁਰ ਪਿਆ। 

ਮੈਂ ਮੈਤਰੀ ਜੀ ਤੋਂ ਮਾਣ-ਸਨਮਾਣ ਪ੍ਰਾਪਤ ਕਰ, ਟੌਹਰ ਨਾਲ 
ਫੋਟੋ ਖਿੱਚਵਾ ਮੁੜ ਆਪਣੀ ਸੀਟ 'ਤੇ ਜਾ ਬੈਠਿਆ। ਮੈਂ ਮਿਲੇ 
ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ 'ਤੇ ਉੱਘੜੇ ਆਪਣੇ ਨਾਂ ਨੂੰ ਨੀਝ 
ਜੁਲਾਈ-2022 


ਧਿਗ110115॥0ਗ॥% 9118.੮0।। 


ਨਾਲ ਵੇਖਣ ਲੱਗਿਆ। ਮੈਂ ਮੁੜ ਸੋਚਾਂ ਦੀ ਗਲੀ 'ਚ ਜਾ ਵੜਿਆ 
ਤੇ ਸੋਚਣ ਲੱਗਿਆ ਇਹ ਮਾਣ ਸਨਮਾਨ ਵੀ ਕੀ ਚੀਜ਼ ਐ ?ਜਿਸ 
ਦੀ ਪ੍ਰਾਪਤੀ ਲਈ ਮੇਰੇ ਵਰਗੇ ਸਧਾਰਨ ਬੰਦੇ ਨੂੰ ਵੀ ਆਪਣਾ ਮਨ 
ਮਾਰ ਕੇ ਉਹ ਕੈਮ ਕਰਨਾ ਪੈਂਦਾ ਜਿਹਦੇ ਭਾਰ ਹੇਠ ਰੂਹ ਦੱਬੀ 
ਜਾਂਦੀ। ਹੁਣ ਮੈਂ ਸਨਮਾਨ ਚਿੰਨ੍ਹ ਨੂੰ ਘੁਰ ਰਿਹਾ ਸਾਂ। 

ਹੁਣ ਮੇਰੀਆਂ ਸੋਚਾਂ ਵਿੱਚ ਮਿ: ਵਰਮਾ ਦਾ ਚਿਹਰਾ ਵੀ 
ਆਣ ਰਲਿਆ। ਮਿ: ਵਰਮਾ ਇਹ ਸਨਮਾਨ ਤਿੰਨ ਵਾਰ ਲੈ ਚੁੱਕੇ 
ਹਨ , ਆਪਣੇ ਰਸੂਖ਼ ਨਾਲ। 

ਉਹ ਹਰ ਕਿਸੇ ਨੂੰ ਆਖਦਾ,“ਮਹਿਕਮਾ ਕੰਮ ਕਰਨ ਵਾਲੇ 
ਬਦਿਆਂ ਦੀ ਕਦਰ ਕਰਨਾ ਜਾਣਦਾ। ਕਈ ਲੋਕਾਂ ਨੂੰ ਵੀਹ-ਵੀਹ 
ਸਾਲ ਲੱਗ ਜਾਂਦੇ ਅੱਡੀਆਂ ਰਗੜਦਿਆਂ- ਰਗੜਦਿਆਂ, ਅਜਿਹੇ 
ਮਾਣਾਂ-ਸਨਮਾਨਾਂ ਦੇ ਪਿੱਛੇ ਗੇੜੀਆਂ ਮਾਰਦਿਆਂ ਪਰ ਕੋਈ 
ਸੈਘਦਾ ਵੀ ਨਹੀਂ।” 

ਜਦੋਂ ਉਹ ਇਜ ਆਖਦਾ , ਉਹਦੀ ਨਿਗ੍ਹਾ ਮੇਰੇ ਚਿਹਰੇ 'ਤੇ 
ਅਟਕ ਜਾਂਦੀ ਤੇ ਮੈਨੂੰ ਇਜ ਲੱਗਦਾ ਜਿਵੇਂ ਉਹ ਮੈਨੂੰ ਸੁਣਾ ਕੇ 
ਗੱਲ ਕਰ ਰਿਹਾ ਹੋਵੇ । ਮੈਂ ਜਾਣ ਬੁੱਝ ਕੇ ਕੋਈ ਨਾ ਕੋਈ ਫਾਈਲ 
ਖੋਲ੍ਹ ਕੇ ਬਹਿ ਜਾਂਦਾ ਤੇ ਪੰਨਿਆਂ 'ਤੇ ਤੇਜ਼ੀ ਨਾਲ _ਨਿਗ੍ਹਾ 
ਦੌੜਾਉਂਦਾ ਹੋਇਆ ਪਲਟਦਾ ਰਹਿੰਦਾ। ਮੇਰੇ ਐਅਦਰ ਇੱਕ ਚੀਸ 
ਜਿਹੀ ਉੱਠਦੀ ਕਿਉਂਕਿ ਮੈਂ ਉਹਦੇ ਕੰਮ ਤੇ ਤੌਰ ਤਰੀਕਿਆਂ ਤੋਂ 
ਚੰਗੀ ਤਰ੍ਹਾਂ ਜਾਣੂ ਸੀ। ਜਦੋਂ ਦਾ ਮੈਂ ਇਸ ਦਫ਼ਤਰ ਵਿਚ ਆਇਆ 
ਕਦੇ ਵੀ ਉਹਨੂੰ ਸਮੇਂ ਸਿਰ ਦਫ਼ਤਰ ਵਿੱਚ ਹਾਜ਼ਰ ਨਹੀਂ ਵੇਖਿਆ। 
ਅਕਸਰ ਉਹ ਗ਼ੈਰਹਾਜ਼ਰ ਹੋ ਕੇ ਵੀ ਰਜਿਸਟਰ ਵਿੱਚ ਹਾਜ਼ਰ ਹੈਦਾ 
ਤੇ ਜਦੋਂ ਹਾਜ਼ਰ ਹੁੰਦਾ ਉਦੋਂ ਵੀ ਪੰਜ ਵਜੇ ਤੋਂ ਪਹਿਲਾਂ ਹੀ ਕਿਸੇ ਨੇ 
ਕਿਸੇ ਬਹਾਨੇ ਦਫ਼ਤਰੇਂ ਖਿਸਕ ਜਾਂਦਾ। 

ਜਦੋਂ ਉਹ ਦਫ਼ਤਰ ਹੁੰਦਾ ਕੰਮ-ਕਾਰ ਛੱਡ , ਹਾ-ਹਾ-ਹੀ-ਹੀ 
ਲਾਈ ਰੱਖਦਾ । ਉਂਝ ਮੁਹ ਦਾ ਬਹੁਤਾ ਈ ਮਿੱਠਾ। ਵੇਖਣ ਵਾਲੇ ਨੂੰ 
ਹਮੇਸ਼ਾਂ ਇਜ ਲੱਗਦਾ ਜਿਵੇਂ ਵਰਮਾ ਜੀ ਵਰਗਾ ਉਹਦਾ ਹਿਤੈਸ਼ੀ 
ਕੋਈ ਨਹੀਂ ਹੋ ਸਕਦਾ ਪਰ ਅਗਲੇ ਦੇ ਪਿੱਠ ਮੋੜਦਿਆਂ ਹੀ ਵਰਮਾ 
ਜੀ ਉਹਨੂੰ ਭੰਡਣ ਦੀ ਕੋਈ ਕਸਰ ਨਾ ਛੱਡਦਾ । ਇਹ ਵੇਖ ਮੈਨੂੰ 
ਬਹੁਤ ਹੈਰਾਨੀ ਹੁੰਦੀ । ਸ਼ਾਮ ਹੋਣ ਦੀ ਦੇਰ ਹੈਦੀ ਕਿ ਵਰਮਾ ਜੀ 
ਨਿੱਤ ਕੋਈ ਨਾ ਕੋਈ ਮੁਰਗਾ ਫਸਾ ਲੈਂਦੇ , ਜਿਹੜਾ ਉਨ੍ਹਾਂ ਨੂੰ ਮੁਫ਼ਤ 
ਦੀ ਦਾਰੂ ਪਿਲਾਉਣ ਦੇ ਨਾਲ-ਨਾਲ ਘਰ ਵੀ ਛੱਡ ਆਉਂਦਾ । 
ਵਰਮਾ ਜੀ ਕੰਮ ਦਾ ਡੱਕਾ ਤੋੜ ਕੇ ਰਾਜੀ ਨਹੀਂ ਸਨ। ਸਾਡੇ ਵਰਗੇ 
ਫਾਈਲਾਂ ਨਾਲ ਮੱਥਾ ਮਾਰਦੇ ਰਹਿੰਦੇ ਤੇ ਵਰਮਾ ਜੀ ਅਫ਼ਸਰਾਂ 
ਕੌਮ ਕਰਵਾਉਂਦੇ। ਮੈਂ ਹੈਰਾਨ ਹੁੰਦਾ ਕਿ ਅਜਿਹੇ ਵਿਹਲੜਾਂ ਦਾ ਵੀ 
ਵਰਿਆਮ 
5।। 5300੫130 59111 00੧ 


ਸਰੀ ਜਾਂਦਾ । ਵਰਮਾ ਜੀ ਦੇ ਮੂਹੋਂ ਮਾਣਾਂ- ਸਨਮਾਨਾਂ ਦੀਆਂ 
ਗਿਣਤੀਆਂ-ਮਿਣਤੀਆਂ ਬਾਰੇ ਸੁਣ ਮੇਰੇ ਮਨ ਵਿੱਚ ਵੀ ਸਨਮਾਨ 
ਲੈਣ ਦੀ ਤਾਂਘ ਉੱਠ ਖੜ੍ਹੀ ਹੋਈ। ਹੌਲੀ- ਹੌਲੀ ਇਹ ਤਾਂਘ ਮੇਰੀ 
ਅਣਖ 'ਤੇ ਭਾਰੁ ਪੈਣ ਲੱਗੀ। ਮੈਨੂੰ ਵਰਮਾ ਜੀ ਦੇ ਬੋਲ ਸੌਣ ਨਾ 
ਦਿੰਦੇ, ਲੋਕਾਂ ਨੂੰ ਵੀਹ - ਵੀਹ ਸਾਲ ਹੋ ਜਾਂਦੇ ਮਹਿਕਮੇ 'ਚ ਅੱਡੀਆਂ 
ਰਗੜਦੇ ਪਰ ਕੋਈ ਸੈਘਦਾ ਵੀ ਨਹੀਂ । ਹੁਣ ਮੈਂ ਵੀ ਚਾਹੰਦਾ ਸਾਂ ਕਿ 
ਮੇਰੀ ਵੀ ਪੁੱਛ ਪ੍ਰਤੀਤ ਹੋਵੇ। ਮੈਂ ਆਪਣੇ ਅਫਸਰ ਸਹਿਬਾਨ ਮੂਹਰੇ 
ਆਪਣੇ ਵੀਹ ਸਾਲਾਂ ਦੇ ਕੰਮਾਂ ਦੇ ਲੇਖੇ ਜੋਖਿਆਂ ਦੀ ਫਾਈਲ ਲੈ ਕੇ 
ਜਾ ਪੁੱਜਾ ਅਤੇ ਗੁਜ਼ਾਰਿਸ਼ ਕੀਤੀ, ਮੇਰੇ ਨਾਂ `ਤੇ ਆਪਣੇ ਦਸਤਖਤ 
ਦੀ ਛਾਪ ਲਾਉਣ ਦੀ । ਮੇਰੇ ਅਫ਼ਸਰ ਨੇ ਆਪਣਾ ਚਸ਼ਮਾ ਅੱਖਾਂ ਤੋਂ 
ਹੇਠਾਂ ਨੱਕ 'ਤੇ ਟਿਕਾ ਲਿਆ ਅਤੇ ਮੇਰੇ ਵੱਲ ਗਹੁ ਨਾਲ ਵੇਖਣ 
ਲੱਗਿਆ। ਥੋੜ੍ਹੀ ਦੇਰ ਬਾਅਦ ਨਾਂਹ ਵਿਚ ਡੌਰੁ ਵਾਂਗੂੰ ਸਿਰ 
ਪੁੰਮਾਉਂਦਾ ਹੋਇਆ ਆਖਣ ਲੱਗਿਆ,“ ਕਾਕਾ ! ਮੈ ਦਸਤਖਤ 
ਨਹੀਂ' ਕਰਨੇ । ਤੂੰ ਲੈ ਜਾ ਆਪਣੀ ਫਾਇਲ ਵਾਪਿਸ । ਅਗਲੀ ਵਾਰ 
ਸੋਚਾਂਗੇ ।” 

“ਸਰ ਪੁੱਛਣਾ ਤਾਂ ਨਹੀਂ ਚਾਹੀਦਾ ਪਰ ਫੇਰ ਵੀ ਕੀ ਤੁਸੀਂ ਮੈਨੂੰ 
ਦੱਸ ਸਕਦੇ ਹੋ ਕਿ ਮੇਰੀ ਫਾਈਲ ਤੇ ਦਸਤਖਤ ਕਿਉਂ ਨਹੀਂ ਕਰ 
ਸਕਦੇ? ਕੀ ਮੈਂ ਆਪਣਾ ਕੌਮ ਇਮਾਨਦਾਰੀ ਤੇ ਮਿਹਨਤ ਨਾਲ 
ਨਹੀਂ ਕਰਦਾ ? ਮੈਨੂੰ ਦੱਸੋ । ਤਾਂ ਜੋ ਮੈਂ ਆਪਣੀਆਂ ਕਮੀਆਂ ਸੁਧਾਰ 
ਸਕਾਂ।” 

“ਕਾਕਾ ! ਅਜਿਹੀ ਕੋਈ ਗੱਲ ਨਹੀਂ । ਸਾਡਾ ਮਹਿਕਮਾ ਤੇਰੇ 
ਵਰਗੇ ਕਰਮਚਾਰੀਆਂ ਦੀ ਬਹੁਤ ਕਦਰ ਕਰਦਾ । ਸਾਨੂੰ ਤੇਰੇ ਕੌਮ ਤੋਂ 
ਕਿਵੇਂ ਕੋਈ ਸ਼ਿਕਾਇਤ ਹੋ ਸਕਦੀ । ਅਸਲ ਵਿੱਚ ਅਸੀਂ ਗਰੇਵਾਲ 
ਸਾਹਿਬ ਦਾ ਨਾਮ ਭੇਜ ਦਿੱਤਾ ਪਹਿਲਾਂ ਹੀ । ਤੂੰ ਪਹਿਲਾਂ ਕਹਿੰਦਾ 
ਤਾਂ ਤੇਰਾ ਭੇਜ ਦਿੰਦੇ ।” 

“ਸਰ ! ਕੀ ਮਾਣ ਸਨਮਾਨ ਲੈਣ ਲਈ ਮਹਿਕਮੇ ਨੂੰ ਕਹਿਣਾ 
ਪੈਂਦਾ ? ਕੀ ਮਹਿਕਮਾ ਆਪਣੇ ਵੱਲੋਂ ਅਜਿਹੇ ਕਰਮਚਾਰੀਆਂ ਦੇ ਨਾਂ 
ਨਹੀਂ ਭੇਜ ਸਕਦਾ ? ਜਿਹੜੇ ਆਪਣੇ ਕੌਮ ਪੂਰੀ ਇਮਾਨਦਾਰੀ ਤੇ 
ਤਨਦੇਹੀ ਨਾਲ ਕਰਦੇ ਹਨ ?” 

“ ਸੁਰਜੀਤ !ਬਹੁਤ ਹੋ ਗਿਆ । ਮੈਨੂੰ ਬਹੁਤੀਆਂ ਦਲੀਲਾਂ ਨਾ 
ਦਿਓ । ਆਪਣੇ ਕੌਮ ਤਕ ਮਤਲਬ ਰੱਖੋ । ਜਾਓ ਜਾ ਕੇ ਆਪਣਾ 
ਕੰਮ ਕਰੋ । ਤੇਰੇ ਵਰਗੇ ਹੋਰ ਬਥੇਰੇ ਕਰਮਚਾਰੀ ਨੇ ਇੱਥੇ । ਕਿਹਦੇ- 
ਕਿਹਦੇ ਨਾਂ ਭੇਜੀਏ? ” 
ਆਪਣੀ ਕੁਰਸੀ 'ਤੇ ਆ ਬੈਠਿਆ । ਜਦੋਂ ਮੈ ਆਪਣੀ ਕੁਰਸੀ 'ਤੇ 

--- ਜੁਲਾਈ-2022 


ਧਗ110115॥0॥% 9118.੮0।। 


ਬੈਠਿਆ ਤਾਂ ਮੈਨੂੰ ਇਜ ਲੱਗਿਆ ਜਿਵੇਂ ਕਮਰੇ 'ਚ ਹੋ ਰਹੀ ਘੁਸਰ- 
ਮੁਸਰ ਇਕਦਮ ਠੱਪ ਹੋ ਗਈ ਹੋਵੇ ਅਤੇ ਸਾਰੇ ਆਪਣੇ-ਆਪਣੇ 
ਕੰਮਾਂ 'ਚ ਰੁੱਝ ਗਏ।ਵਰਮਾ ਜੀ ਮੇਰੇ ਕੋਲ ਆ ਖਚਰੀ ਜਿਹੀ ਹਾਸੀ 
ਹੱਸਦੇ ਹੋਏ ਅਤੇ ਕੁਰਸੀ ਮੇਰੇ ਕੋਲ ਨੂੰ ਖਿੱਚਦੇ ਹੋਏ ਆਖਣ ਲੱਗੇ 
/“ ਹੋ ਗਏ ਦਸਤਖ਼ਤ ! ਇਹ ਅਫ਼ਸਰ ਲੋਕ ਇਜ ਨਹੀਂ ਦਸਤਖਤ 
ਕਰਦੇ ਅੱਜ ਦੇ ਜ਼ਮਾਨੇ 'ਚ । ਕੋਈ ਓ ਅਫ਼ਸਰ ਹੋਣਾ ਚੰਗੇ-ਮਾੜੇ 
ਦਾ ਫ਼ਰਕ ਕਰਨ ਵਾਲਾ” 

ਜਦੋਂ ਮੈਂ ਮਿ: ਵਰਮਾ ਦੀ ਗੱਲ ਦਾ ਕੋਈ ਹੁੰਗਾਰਾ ਨਾ ਭਰਿਆ 
; ਉਹ ਬੇਸ਼ਰਮਾਂ ਵਾਂਰੂ ਉੱਠ ਕੇ ਮੁੜ ਆਪਣੀ ਕੁਰਸੀ 'ਤੇ ਜਾ 
ਬੈਠਿਆ । ਹੁਣ ਮੈਂ ਹੈਰਾਨੀ ਨਾਲ ਭਰ ਗਿਆ ਕਿ ਉਹਨੂੰ ਕਿਵੇਂ 
ਪਤਾ ਲੱਗਿਆ ਕਿ ਮੈਂ ਕਿਹੜੀ ਫਾਈਲ ਲੈ ਕੇ ਗਿਆ ਸੀ 
ਦਸਤਖਤ ਕਰਵਾਉਣ ਲਈ । ਮੈਂ ਚੁੱਪਚਾਪ ਆਪਣੇ ਕੌਮ 'ਚ 
ਰੱਝਣ ਦਾ ਯਤਨ ਕਰਨ ਲੱਗਿਆ ਪਰ ਮੇਰੇ ਮਨ ਅਦਰ ਅਨੇਕਾਂ 
ਸਵਾਲ ਖੌਰੂ ਪਾ ਰਹੇ ਸਨ । ਅਚਾਨਕ ਮੈਨੂੰ ਯਾਦ ਆਇਆ ਕਿ 
ਮੇਤਰੀ ਸਾਂਘਾ ਨਾਲ ਮੇਰੀ ਦੂਰ ਨੇੜੇ ਦੀ ਸੈਗਲੀ ਅੜਦੀ ਹੈ ।ਉਹ 
ਕਿੰਨੀ ਵਾਰ ਮੈਨੂੰ ਮਿਲਿਆ ਤੇ ਹਰ ਵਾਰ ਆਖਦਾ ਕਿ ਕਦੇ ਕੋਈ 
ਕੰਮ ਹੋਵੇ ਤਾਂ ਸੇਵਾ ਦਾ ਮੌਕਾ ਦਿਓ ਤੇ ਮੈਂ ਹਰ ਵਾਰ ਕੋਈ ਨਾ ਜੀ 
ਕਹਿ ਛੱਡਦਾ । ਕਿਉਂ ਨਾ ਇਸ ਵਾਰ ਉਸ ਨੂੰ ਵੀ ਪਰਖ ਕੇ ਵੇਖ ਈ 
ਲਵਾਂ। ਪਤਾ ਨਹੀਂ ਕਿਉ ਇਹ ਮਾਣ-ਸਨਮਾਨ ਮੇਰੇ ਲਈ ਮੇਰੀ 
ਜਿੱਦ ਬਣ ਗਿਆਸੀ। 

ਮੈ ਅੱਧੇ ਦਿਨ ਦੀ ਛੁੱਟੀ ਲੈ ਕੇ ਚੰਡੀਗੜ੍ਹ ਦੀ ਬੱਸ ਚੜ੍ਹ ਗਿਆ 
|ਮੈਂ ਮੇਤਰੀ ਸਾਂਘਾ ਦੇ ਘਰ ਪਹੁੰਚ ਉਹਦੇ ਪੀ ਏ ਨਾਲ ਦੂਰ-ਨੇੜੇ 
ਦੀ ਜਾਣ ਪਛਾਣ ਕੱਢ ਲਈ। ਮੈਂ ਮੈਤਰੀ ਨੂੰ ਮਿਲਿਆ ਤਾਂ ਉਹਨੇ 
ਮੇਰੀ ਫ਼ਾਈਲ ਰੱਖ ਲਈ ਤੇ ਭਰੋਸਾ ਦਿੱਤਾ ਕਿ ਇਹ ਸਨਮਾਨ ਜ਼ਰੂਰ 
ਤੈਨੂੰ ਮਿਲੇਗਾ । ਮੈਂ ਮੁੜ ਬੱਸ ਚੜ੍ਹ ਆਇਆ । ਸਾਰੇ ਰਾਹ ਮੇਰਾ 
ਮਨ ਘਾਊਂ-ਮਾਊਂ' ਕਰੀ ਜਾਵੇ ਕਿਉਂਕਿ ਮਤਰੀਆਂ ਦਾ ਕਿਹਾ 
ਅੱਜਕੱਲ੍ਹ ਘੱਟ ਹੀ ਸੱਚ ਹੈਦਾ । ਭਰੋਸਾ ਕਰਨ ਤੋਂ ਇਲਾਵਾ ਮੇਰੇ ਕੋਲ 
ਕੋਈ ਹੋਰ ਹੀਲਾ ਵਸੀਲਾ ਵੀ ਨਹੀਂ ਸੀ। ਮੈਂ ਆਥਣ ਨੂੰ ਆਪਣੇ 
ਘਰ ਪਰਤਿਆ । ਘਰਵਾਲੀ ਨੂੰ ਸਾਰੀ ਵਿਥਿਆ ਸੁਣਾਈ। ਉਹ 
ਮੈਂਨੂੰ ਹੌਸਲਾ ਜਿਹਾ ਦਿੰਦੀ ਹੋਈ ਆਖਣ ਲੱਗੀ,“ ਦੇਖੋ ਜੀ !ਐਵੇਂ 
ਆਪਣਾ ਮਨ ਨਾ ਸਾੜੋ । ਛੱਡੋ ਪਰ੍ਹੇ ਅਜਿਹੇ ਮਾਨਾਂ ਸਨਮਾਨਾਂ ਨੂੰ ।” 

“ਮੈਨੂੰ ਕੋਈ ਲਾਲਚ ਨਹੀਂ ਮਾਨ-ਸਨਮਾਨ ਦਾ ਪਰ ਜਦੋਂ 
ਵਰਮਾ ਵਰਗਾ ਹਿੱਕ ਚੌੜੀ ਕਰ, ਕੋਲੋਂ ਮਸ਼ਕਰੀਆਂ ਕਰਦਾ ਲੰਘਦਾ 
ਤਾਂ ਇੱਕ ਚੀਸ ਜਿਹੀ ਉੱਠਦੀ। ਮੈਂ ਤਾਂ ਉਸ ਚੀਸ ਨੂੰ ਦਬਾਉਣਾ 
ਚਾਹੁੰਦਾ ਹਮੇਸ਼ਾਂ-ਹਮੇਸ਼ਾ ਲਈ ।” 


ਵਰਿਆਮ 
5।। 5300੫130 59111 000੧ 


੬? 


ਮੈਂ ਰਾਤ ਨੂੰ ਰੋਟੀ ਵੀ ਨਾ ਖਾਧੀ ਚੱਜ ਨਾਲ । ਮੈਨੂੰ ਕੁਝ ਚੰਗਾ 
ਨਹੀਂ ਸੀ ਲੱਗ ਰਿਹਾ। ਸਾਰੀ ਰਾਤ ਸੋਚੀਂ ਪਿਆ ਰਿਹਾ, ਮੇਰੀ 
ਫਾਈਲ ਦਾ ਕੀ ਬਣਿਆ ਹੋਊ ? ਇਹ ਮੈਤਰੀ ਦੀ ਜ਼ੁਬਾਨ ਐ ਮੇਰੀ 
ਫ਼ਾਈਲ ਵੀ ਕਿਧਰੇ ਲਾਰਿਆਂ ਦੀ ਭੇਟ ਨਾ ਚੜ੍ਹ ਜਾਵੇ? ਮੇਰਾ 
ਅਗਲੇ ਦਿਨ ਵੀ ਦਫ਼ਤਰ ਜਾਣ ਦਾ ਭੋਰਾ ਚਿੱਤ ਨਾ ਕਰੇ ਪਰ ਫੇਰ 
ਮਨ ਨੂੰ ਸਮਝਾਇਆ ਕਿ ਕਿੰਨੇ ਕੁ ਦਿਨ ਮੈ ਇਜ ਸੱਚ ਦਾ ਸਾਹਮਣਾ 
ਕਰਨ ਤੋਂ ਡਰਦਾ ਰਹਾਂਗਾ । ਜੋ ਹੋਵੇਗਾ ਝੱਲਣਾ ਹੀ ਪੈਣਾ। ਮੈਂ 
ਦਫ਼ਤਰ ਆਪਣੀ ਕੁਰਸੀ 'ਤੇ ਜਾ ਢੇਰੀ ਹੋਇਆ। ਇੱਕ ਗੱਲ ਸੁੱਖ 
ਨਾਲ ਚੈਗੀ ਹੋਈ ਕਿ ਵਰਮਾ ਜੀ ਨਹੀਂ ਆਏ। ਨਹੀਂ ਤਾਂ ਆਉਂਦੇ 
ਸਾਰ ਉਹਨੇ ਫੇਰ ਕੋਈ ਛੁਰਲੀ ਛੱਡਣੀ ਸੀ। ਮੈਂ ਸਾਰਾ ਦਿਨ ਚੁੱਪ- 
ਚਾਪ ਆਪਣੇ ਕੰਮ 'ਚ ਰੱਝਿਆ ਰਿਹਾ। ਸਮਾਰੋਹ ਵਿੱਚ ਦੋ ਦਿਨ 
ਬਾਕੀ ਰਹਿ ਗਏ। ਹੁਣ ਮੈਨੂੰ ਯਕੀਨ ਹੋ ਚੱਲਿਆ ਕਿ ਮੇਰੇ ਹੱਥ ਕੁਝ 
ਨਹੀਂ ਲੱਗਣਾ। ਮੈਂ ਆਪਣੇ ਆਪ ਨੂੰ ਸਮਝਾਉਣ ਦੇ ਯਤਨ ਕਰਨ 
ਲੱਗਿਆ । 
ਸਮਾਰੋਹ ਤੋਂ ਇੱਕ ਦਿਨ ਪਹਿਲਾਂ , ਰਾਤ ਨੌਂ ਵਜੇ ਫ਼ੋਨ 
ਦੀ ਘੰਟੀ ਖੜ੍ਹਕੀ,“ ਹੇਲੋਂ !ਸੁਰਜੀਤ ਜੀ !” 
“ਹਾਂਜੀ !ਦੱਸੋ !ਮੈਂ ਸੁਰਜੀਤ ਬੋਲ ਰਿਹਾ ।” 
“ਕੱਲ੍ਹ ਨੂੰ ਠੀਕ ਸਵੇਰੇ 8 ਵਜੇ ਸਟੇਡੀਅਮ ਪਹੁੰਚ ਜਾਇਓ। 
ਮੋਤਰੀ ਜੀ ਤੁਹਾਡਾ ਸਨਮਾਨ ਕਰਨਗੇ।” 
ਫੋਨ ਸੁਣਨ ਤੋਂ ਬਾਅਦ ਜਿਵੇਂ ਮੇਰੇ ਪੈਰ ਨੱਚਣ ਲੱਗੇ । ਮੈਂ 
ਚਾਅ ਵਿਚ ਬਾਘੀਆਂ ਪਾਉਂਦਾ ਘਰਵਾਲੀ ਕੋਲ ਜਾ ਖੜ੍ਹਿਆ 
ਜਿਹੜੀ ਰਸੋਈ ਵਿੱਚ ਰੋਟੀ-ਟੁੱਕ ਦਾ ਕੌਮ ਨਬੇੜ ਭਾਂਡੇ-ਟੀਂਡੇ ਸਾਂਭ 
ਰਹੀ ਸੀ। ਮੇਰੇ ਚਿਹਰੇ `ਤੇ ਖੁਸ਼ੀ ਵੇਖ ਉਹ ਸਮਝ ਗਈ ਤੇ ਮੈਨੂੰ 
ਮੁਬਾਰਕਾਂ ਦੇਣ ਲਈ ਬਾਹਾਂ ਮੇਰੇ ਗਲ ਵਿੱਚ ਪਾ ਦਿੱਤੀਆਂ । ਮੈਂ 
ਸਾਰੀ ਰਾਤ ਸੋਚਦਾ ਰਿਹਾ ਕਿ ਹੁਣ ਵਰਮੇ ਨੂੰ ਕਹਿਣ ਜੋਗਾ ਨਹੀਂ 
ਛੱਡਣਾ,” ਲੋਕਾਂ ਨੂੰ ਵੀਹ-ਵੀਹ ਸਾਲ ਲੱਗ ਜਾਂਦੇ ਅੱਡੀਆਂ 
ਰਗੜਦਿਆਂ ਪਰ ਕੋਈ ਸੈਘਦਾ ਵੀ ਨਈ।” 
ਮੈਂ ਅੱਧੀ ਰਾਤ ਤੱਕ ਵਰਮਾ ਦੇ ਚਿਹਰੇ 'ਤੇ ਉੱਗਣ ਵਾਲੇ 
ਹੈਰਾਨੀ ਦੇ ਚਿੰਨ੍ਹਾਂ ਬਾਰੇ ਸੋਚਦਾ ਰਿਹਾ । ਸਵੇਰੇ ਛੇਤੀ ਮੇਰੀ ਜਾਗ 
ਖੁੱਲ੍ਹ ਗਈ ਤੇ ਮੈਂ ਚਾਈਂ-ਚਾਈਂ ਤਿਆਰ ਹੋ ਬੱਸ 'ਚ ਜਾ ਬੇਠਿਆ। 
ਜਦੋਂ ਮਤਰੀ ਜੀ ਦੋ ਸ਼ਬਦ ਸਾਂਝੇ ਕਰ ਹਟੇ ਤਾਂ ਤਾੜੀਆਂ ਦੀ 
ਆਵਾਜ਼ ਨਾਲ ਮੇਰੀ ਸੁਰਤ ਪਰਤ ਆਈ ਤੇ ਮੈਂ ਮੁੜ ਸਨਮਾਨ ਚਿੰਨ੍ਹ 
ਨੂੰ ਗਹੁ ਨਾਲ ਵੇਖਣ ਲੱਗਿਆ। 
ਰਪਨਗਰ 


ਸੈਪਰਕ- 98143 85918 


ਜੁਲਾਈ-2022 


ਧਿਗ110115॥0॥6% 90118.੮0।। 


5।। 5300੫130 59111 000੧ 


ਮੈਲ ਝੂਠ ਦੀ ਪੱਕ ਨਾ ਜਾਏ, 
ਸੱਚ ਦਾ ਪੋਚਾ ਲਾਈ ਰੱਖ। 
ਕਲਮ ਬਾਜਵਾ ਸਾਣ ਬਣਾ ਕੇ, 
ਉੱਤੇ ਖਿਆਲ ਚੜ੍ਹਾਈ ਰੱਖ। 


-ਲਖਵਿੰਦਰ ਸਿੰਘ ਬਾਜਵਾ 
ਜ਼ਹਿਰ ਦੇਣ ਦੀ ਲੋੜ ਨਹੀਂ ਹੁਣ, ਭਰਿਆ ਜ਼ਹਿਰ ਜੁਬਾਨਾਂ ਅਦਰ । 
ਕਿੰਨੀ ਤਲਖੀ ਵਧ ਗਈ ਯਾਰੋ, ਅੱਜ ਦਿਆਂ ਇਨਸਾਨਾਂ ਅਦਰ। 


ਸੁਪਨੇ ਸੜ ਜਾਂਦੇ ਨੇ ਸਾਰੇ, ਝੁਲਸ ਜਾਣ ਜੀਵਨ ਦੇ ਪਨੇ। 

ਲਾਟ ਈਰਖਾ ਜਦ ਬਲ ਪੈਂਦੀ, ਹੈਦੜਹੇਲ ਜਵਾਨਾਂ ਐਦਰ। 

ਬੈਬ ਮਿਜ਼ਾਈਲ ਬੰਦੂਕਾਂ ਲੈ ਕੇ, ਕਤਲ ਅਮਨ ਦਾ ਕਰਨਾ ਚਾਹੁੰਦੇ। 
ਵੇਖ ਬਦੀ ਦੇ ਚਾੜ੍ਹ ਤੁਰੇ ਨੇ , ਕਿੰਨੇ ਤੀਰ ਕਮਾਨਾਂ ਐਦਰ। 

ਨਾ ਮੋਜਲ ਤੇ ਪੁੱਜਦੇ ਨੇ ਉਹ, ਨਾ ਮੁੜ ਕੇ ਵਾਪਸ ਹੀ ਆਉਂਦੇ। 
ਜਿਹੜੇ ਖੋਭ ਮੋਮ ਦੇ ਲਾ ਕੇ, ਉੱਡਦੇ ਨੇ ਅਸਮਾਨਾਂ ਅਦਰ। 


ਝੁੱਗੀ ਸੜੀ ਨਾ ਹਉਕਾ ਭਰਿਆ, ਮਹਿਲ ਸੜੇ ਤਾਂ ਰੋਇਆ ਹਾਕਮ, 
ਉਹਨੂੰ ਫਰਕ ਕਿਓਂ ਦਿਸਦਾ ਹੈ, ਇਹਨਾਂ ਉਹਨਾਂ ਜਾਨਾਂ ਐਦਰ। 
ਉਹਨੇ ਭਲਾ ਕਦੋਂ ਦੱਸ ਕਰਨੈ, ਜੋ ਲਾਲਾਇਤ ਸੱਤਾ ਦੀ ਖਾਤਰ, 
ਗਾਂਢੇ ਤੋਪੇ ਲਾਉਂਦਾ ਰਹਿੰਦੇ, ਘਿਰਿਆ ਰਹੇ ਸ਼ੈਤਾਨਾਂ ਐਦਰ। 
ਜਿਨ੍ਹਾ ਵਿੱਚ ਬਰੂਦ ਬਾਜਵਾ, ਰੱਖਿਆ ਹੋਇਐ ਭਰ ਭਰ ਬੋਰੇ, 
ਕਿੱਦਾਂ ਵੱਸਣ ਲੋਕ ਪਤਾ ਨਹੀਂ, ਉਹਨਾਂ ਯਾਰ ਮਕਾਨਾਂ ਐਦਰ? 
ਸੈਪਰਕ- 94167-34506 


[45 1 -- ਜੁਲਾਈ-2022 


ਧਿਗ110115॥0॥6% 90118.੮0।੧ 


ਕੁਦਰਤ ਨਾਲ ਮਾਲਾਮਾਲ ਓਤ ਪ੍ਰੋਤ ਖੂਬਸੂਰਤ ਸਥਾਨ 
ਵੇਖਣ ਨਾਲ ਅੱਖਾਂ ਨੂੰ ਤਾਜ਼ਗੀ, ਮੌਸਮ-ਮਾਹੌਲ ਪਰਿਵਰਤਨ, 
ਅਤੇ ਇਕਾਗਰਤਾ ਵਿਚ ਪਰਮਾਨੰਦ ਦਾ ਉਤਸਵ ਮਿਲਦਾ ਹੈ । 
ਨਵੀਆਂ ਖੂਬਸੂਰਤ ਕੁਦਰਤੀ ਥਾਵਾਂ ਵੇਖਣ ਨਾਲ ਦਿਲ- 
ਮਿਲਦੀ ਹੈ । ਸੈਰ ਸਪਾਟਾ ਕਰਨਾ ਜਾਂ ਘਮੋਕੜ ਹੋਣਾ ਸਰੀਰਕ 
ਤੋਦਰਸਤੀ ਦੀ ਨਿਸ਼ਾਨੀ ਹੈ । ਇਸ ਨਾਲ ਸਿਰਜਨਾਤਮਕ 
ਭਾਵਨਾ ਪੁਲਕਿਤ ਹੁੰਦੀ ਹੈ । ਮਨੁੱਖ ਦਾ ਕੁਦਰਤ ਨਾਲ 
ਰਾਗਾਤਮਕ ਅਤੇ ਸੈਸਕਾਰਿਤ ਸੰਬੋਧ ਹੈ । ਨਵੀਨ ਥਾਵਾਂ ਆਤਮਾ 
ਦੂਰ ਕਰਕੇ ਸੁੰਦਰ ਭਵਿੱਖ ਨੂੰ ਲੋਕਿਕ ਸੈਵੇਦਨਾਵਾਂ ਪ੍ਰਦਾਨ 
ਕਰਦੀਆਂ ਹਨ । ਏਸੇ ਸੈਦਰਭ ਨਾਲ ਮੈਂ ਅਤੇ ਹਰਿਦਰਪਾਲ ਸਿੰਘ 
ਨੇ ਅਲਬਰਟਾ ਰਾਜ (ਕਨੇਡਾ) ਦੀਆਂ ਕੁਝ ਮਸ਼ਹੂਰ, 
ਮਹੱਤਵਪੂਰਨ, ਖੂਬਸੂਰਤ ਥਾਵਾਂ ਵੇਖਣ ਦਾ ਮਨ ਬਣਾ ਲਿਆ । 
ਅਸੀਂ ਐਡਮਿੰਟਨ (ਕਨੇਡਾ) ਤੋਂ ਨਿਕਲਣ ਤੋਂ ਪਹਿਲਾਂ ਲੇਖਕ 
ਸਤਿੰਦਰ ਸੁਕਰਾਤ ਰੈਡ-ਐਫ,ਐਮ., ਰੇਡੀਓ ਨਿਊਜ਼ ਰੀਡਰ 
ਕੈਲਗਰੀ ਨੂੰ ਫੋਨ ਮਿਲਾਇਆ । ਉਸ ਨਾਲ ਸਾਡੀ ਸਾਰੀ 
ਗੱਲਬਾਤ ਤੈਅ ਹੋ ਗਈ । ਕੈਲਗਰੀ ਤੋਂ ਅਸੀਂ ਛੁੱਟੀ ਵਾਲੇ ਦਿਨ 
ਆਪਣੀ ਕਾਰ ਵਿਚ ਤਿੰਨੋਂ ਜਣੇਂ ਨਿਕਲ ਪਏ । ਕਈ ਥਾਵਾਂ 
ਘੋਮਣ ਤੋਂ ਬਾਅਦ ਅਸੀਂ ਕਨਾਨਾਕਿਸ ਸਥਾਨ ਵੇਖਣ ਲਈ ਦਿਸ਼ਾ ਉਲਝਾਊ ਸੀ । ਮੋਬਾਇਲ 'ਤੇ ਲਗਾਇਆ ਜੀ.ਪੀ ਐਸ. 
ਸਾਂਝੀ ਇੱਛਾ ਪ੍ਰਗਟਾਈ ਤਾਂ ਗੱਡੀ ਕਨਾਨਾਕਿਸ ਸਥਾਨ ਦੇ ਰਾਹ _ (ਗਲੋਬਲ ਪੋਜ਼ੀਸ਼ਨਿੰਗ ਸਿਸਟਮ) ਆਪਣਾ ਦਿਸ਼ਾ-ਨਿਰਦੇਸ਼ ਸਹੀ 
ਵੱਲ ਮੋੜ ਲਈ । ਕੈਲਗਰੀ ਤੋਂ ਕੁਝ ਘੋਟਿਆਂ ਬਾਅਦ ਅਸੀਂ ਮੇਨ ਦੇ ਰਿਹਾ ਸੀ ਪਰ ਸੈਘਣੇਂ' ਜੈਗਲ 'ਚੋਂ ਕੋਈ ਇਮਾਰਤ ਨਜ਼ਰ ਨਹੀਂ 
ਰੌਡ ਤੋਂ ਬਿਲਕੁਲ ਇਕ ਪਾਸੇ ਦੂਰ ਇਕ ਸੈਨਮਸਾਨ ਜਗ੍ਹਾ ਵੱਲ ਆ ਰਹੀ ਸੀ_। ਹੌਸਲਾ ਤੇ ਧੀਰਜ ਰੱਖਦੇ ਹੋਏ ਅਸੀਂ ਸੰਘਣੇ' 
ਪ੍ਰਵੇਸ਼ ਕਰਦੇ ਚਲੇ ਗਏ । ਗੱਡੀ ਇਕ ਸੰਘਣੇ ਜੋਗਲ ਵਿਚ ਪ੍ਰਵੇਸ਼ _ਇਕਾਂਤਮਈ ਜੈਗਲ 'ਚੋਂ ਗੱਡੀ ਤੇਜ਼ ਰਫਤਾਰ ਨਾਲ ਲਿਜਾ ਰਹੇ ਸਾਂ 
ਕਰ ਗਈ ਪਰ ਸਮਝ ਨਾ ਲੱਗੇ ਕਿ ਕਨਾਨਾਕਿਸ ਸਥਾਨ ਵੱਲ ਕਿ ਨਜ਼ਦੀਕ ਜਾ ਕੇ ਰੁੱਖਾਂ ਦੀ ਝਿਲਮਿਲਾਂਦੀ ਝੀਤਮਈ ਧੁੱਪ 'ਚੋਂ 
ਕਿਸ ਦਿਸ਼ਾ ਵੱਲ ਜਾ ਰਹੀ ਹੈ । ਜੈਗਲ ਭੂਲ ਭੁਲੱਈਆ ਨਾਟਕੀਏ ਕੇ ਇਜਰਤ ਦਾ ਦਿਸ ਨਜਰ ਮਇਆ ਗੁੜ ਜਿੰਨੀ ਬੇਅਦੇ 


ਵਰਿਆਮ  ---- 9 ------------------ ਜਲਾਈ-2022 
5।। 5300013011 511011। ੬01 ਧਿਗ1101315॥03/6€ 9118.੮0।। 


ਅਸੀਂ ਵੇਖਿਆ ਕਿ ਖ਼ੂਬਸੂਰਤ ਖੋਜਮਈ ਇਮਾਰਤਾਂ, ਸੱਜੇ ਸੈਵਰੇ 
ਰਸਤੇ, ਦਰਿਆ ਦੀ ਕਲ-ਕਲ, ਮਨਮੋਹਣੇ ਛੈਲ ਛਬੀਲੇ 
ਬਰਫ਼ੀਲੇ ਤਿਕੌਣੇ ਪਹਾੜ ਅਤੇ ਹਰਿਆਲੀ ਦੀ ਚੈਚਲਤਾ ਸਾਡੇ 
ਸਾਹਮਣੇ ਸੀ । ਦਿਲ-ਦਿਮਾਗ ਤੋਂ ਅੱਖਾਂ ਨੇ ਵਾਹ, ਵਾਹ ਕਹਿੰਦੇ 
ਕਨਾਨਾਕਿਸ ਵਿਚ ਪ੍ਰਵੇਸ਼ ਕਰ ਲਿਆ । ਇਸ ਜੈਗਲ ਵਿਚ ਉਚ 
ਆਲੀਸ਼ਾਨ ਮਹਿੰਗੇ ਤੇ ਸਸਤੇ ਹੋਟਲ, ਮਾਰਕੀਟ, ਮਾਲ, 
ਮਨੋਰੈਜਨ ਦੇ ਅਨੇਕਾਂ ਸਥਾਨ, ਉਪਕਰਨ , ਬੱਚਿਆਂ ਲਈ ਵਿਸ਼ੇਸ਼ 
ਮਨੋਰੈਜਕ ਸਹਿਯੋਗੀ ਮਨਮੋਹਣੀਆਂ ਖੇਡ ਕਿਰਿਆਵਾਂ, 
ਸਾਈਕਲ ਮਨੋਰੈਜਨ , ਕਮਾਲ ਦੀ ਲੈਂਡ ਸਕੇਪਿੰਗ ਅਤੇ ਸੁੰਦਰਤਾ 
ਆਪਣੇ ਸੈਸਕਾਰਾਂ 'ਚੋਂ ਅਲੰਕਿਕਤਾ ਦੀ ਗੋਦ ਵਿਚ ਜੈਨਤ ਦੀ 
ਰਹਿਨੁਮਾਈ ਕਰ ਰਹੀ ਸੀ । ਇਸ ਸਥਾਨ ਦੇ ਗੋਲਾਕਾਰ, ਰੱਖਦਾਰ 
ਰਸਤੇ ਨਾਟਕੀਏ ਢੰਗ ਨਾਲ ਅਗਲੇ ਦਿ੍‌ਸ਼ ਨੂੰ ਖੋਲ੍ਹਦੇ । ਇੱਥੋਂ 
ਦੀਆਂ ਦੁਧੀਆ ਪਹਾੜੀਆਂ, ਠੰਢਾ ਗੁਦਗੁਦਾ, ਗੁਨਗੁਨਾ ਮੌਸਮ 
ਅਤੇ ਸੁਖਦ ਵਾਤਾਵਰਨ ਜਿਵੇਂ ਮਨੁੱਖਤਾ ਦਾ ਜੈਨਤਨਮਾ 
ਅਭਿਵਾਦਨ, ਅਭਿਨੰਦਨ ਕਰ ਰਿਹਾ ਹੋਵੇ । ਕਨਾਨਾਕਿਸ 
ਇਲਾਕਾ ਕੈਲਗਰੀ, ਅਲਬਰਟਾ (ਕਨੇਡਾ) ਦੇ ਪੱਛਮ ਵੱਲ 
ਤਲਹਟਾਂ ਅਤੇ ਕਨੇਡੀਅਨ ਰੌਕੀਜ਼ ਦੇ ਸਾਹਮਣੇ ਸੀਮਾਵਾਂ ਵਿਚ 
ਇਕ ਪਾਰਕਲ ਪ੍ਰਣਾਲੀ ਹੈ । ਇਸ ਇਲਾਕੇ ਨੂੰ ਤਿਨ ਹਾਈਵੇਜ਼ 
ਦੁਆਰਾ ਜੋੜਿਆ ਗਿਆ ਹੈ । ਕੈਲਗਰੀ ਯੂਨੀਵਰਸਿਟੀ ਅਤੇ 
ਵਾਤਾਵਰਨ ਖੋਜ ਕੇਂਦਰ ਵੀ ਇਸ ਦੇ ਨਜ਼ਦੀਕ ਹਨ ਅਤੇ 
ਹੋਵਰਨ ਚਿਲਡਰਨ, ਫਾਊਂਡੇਸ਼ਨ, ਗਰਮੀ ਕੈਂਪ ਖੇਤਰ, ਈਸ਼ਟਰ 
ਸੀਲਜ਼ ਕੈਂਪ, ਹੋਰੀਜੀਨ ਆਦਿ ਮਹੱਤਵਪੂਰਨ ਸਥਾਨ 
ਕਨਾਨਾਕਿਸ ਦੇ ਅਦਰ ਹਾਈਵੇ 66 ਦੇ ਨਜ਼ਦੀਕ ਸਥਿਤ ਹਨ । 
ਸਤਿੰਦਰ ਨੇ ਦੱਸਿਆ ਕਿ ਕਨੇਡੀਅਨ ਭੂਗੋਲ, ਖਗੋਲ ਅਤੇ ਹੋਰ 
ਖੋਜੀ ਵਿਗਿਆਨੀਆਂ ਵਿਚ ਇਕ ਖਾਸੀਅਤ ਹੈ, ਸੈਸਕਾਰਿਤ 
ਚਿੰਨ੍ਹ ਹੈ ਕਿ ਇਹ ਲੋਕ ਹੈਲੀਕਾਪਟਰ ਦੇ ਜ਼ਰੀਏ ਸਥਾਨ ਦੀ ਖੋਜ 
ਕਰਦੇ ਹਨ । ਜਿੱਥੇ ਕੁਦਰਤੀ ਸਰੋਤ ਮਾਲਾਮਾਲ ਹੋਣ ਉਥੇ ਹੋਟਲ, 
ਆਬਾਦੀ, ਸ਼ਹਿਰ ਆਦਿ ਵਸਾ ਦਿੰਦੇ ਹਨ । ਇਹ ਲੋਕ ਖੋਜੀ ਹਨ 
| ਦੂਸਰੇ ਲੋਕ ਕੇਵਲ ਮਿਹਨਤੀ ਹਨ । 1858 ਦੇ ਕਰੀਬ ਕੈਪਟਨ 
ਜੌਹਨ ਪਾਲੀਸੀਅਰ ਨੇ ਇਸ ਸੈਦਰ ਵਾਦੀ ਦੀ ਖੋਜ ਕੀਤੀ ਅਤੇ 
ਇਸ ਸਥਾਨ ਨੂੰ ਕਨਾਨਾਕਿਸ ਦਾ ਨਾਮ ਦਿੱਤਾ । ਇਸ ਸਥਾਨ 
ਨਾਲ ਇਕ ਦਿਲਚਸਪ ਦੈਦ ਕਥਾ ਜੁੜੀ ਹੋਈ ਹੈ । ਇਸ 
ਵਰਿਆਮ 
5।। 5300੫130 59111 00੧ 


ਨਾਂਅ ਕੀ-ਕਿਨ-ਏ-ਏ ਕਿਸ ਸੀ । ਉਸਦਾ ਕਿਸੇ ਮਹਿਲਾ ਨਾਲ 
ਇਸ਼ਕ ਸੀ । ਜਿਸ ਕਰਕੇ ਦੁਸ਼ਮਣੀ ਵਜੋਂ ਉਸਦੇ ਸਿਰ ਵਿਚ ਕਿਸੇ ਨੇ 
ਕੁਲਹਾੜੀ ਦਾ ਵਾਰ ਕਰ ਦਿੱਤਾ । ਉਹ ਮਰ ਗਿਆ ਕਿ ਜਾਂ ਜੀਵਨ 
ਰਿਹਾ ਇਸ ਦਾ ਭੇਦ ਹੈ । ਉਹ ਇਸ ਇਲਾਕੇ ਦਾ ਮਸ਼ਹੂਰ ਮੁਲ 
ਨਿਵਾਸੀ ਸੀ । ਉਸ ਉਪਰ ਹਮਲਾ 'ਸ਼ੇਬੇ` ਸਥਾਨ ਵਿਖੇ ਹੋਇਆ ਜੋ 
ਬੋ ਨਦੀ ਅਤੇ ਕਨਾਨਾਕਿਸ ਨਦੀਆਂ ਦੇ ਸੈਗਮ ਉਪਰ ਸੀ । ਇਸ 
ਇਲਾਕੇ ਨੂੰ ਕਨੇਡੀਅਨ ਰੋਕੀਜ਼ ਦੇ ਖੋਜ ਦੇ ਨਾਮ ਨਾਲ ਵੀ 
ਜਾਣਿਆ ਜਾਂਦਾ ਹੈ । ਇਸ ਸਥਾਨ ਨੂੰ ਪਾਣੀ ਦੀ ਮੀਟਿੰਗ ਵੀ 
ਕਿਹਾ ਜਾਂਦਾ ਹੈ । 1970 ਦੇ ਕਰੀਬ ਅਲਬਰਟਾ ਰਾਜ ਵਿਚ ਤੇਲ 
ਦੀ ਆਮਦ ਵਧੀ ਤਾਂ ਇਸ ਇਲਾਕੇ ਦੀ ਵੀ ਸੁਣੀ ਗਈ । 1977 ਦੇ 
ਕਰੀਬ ਇਸ ਇਲਾਕੇ ਨੂੰ ਪੀਟਰ ਲੈਜੀਦ ਦੁਆਰਾ ਕਨਾਨਾਕਿਸ 
ਦੇਸ਼ ਪ੍ਰਾਸ਼ੀਲ ਮਨੋਰੋਜਨ ਖੇਤਰ ਦੁਆਰਾ ਨਿਯੁਕਤ ਕੀਤਾ ਗਿਆ । 
ਇਹ ਫਤਵਾ ਮੁੱਖ ਤੌਰ 'ਤੇ ਮਨੌਰੈਜ਼ਨ ਪ੍ਰੋਗਰਾਮਾਂ ਸਮੇਤ ਬਹੁਤ ਸਾਰੇ 
ਉਦਯੋਗਾਂ ਦਾ ਪ੍ਰਬਧ ਕਨਾ ਸੀ । ਇਸ ਇਲਾਕੇ ਵੱਲ ਯੂ ਆਕਾਰ 
ਦੀਆਂ ਘਾਟੀਆਂ ਅਤੇ ਪਹਾੜ ਕਰੋੜਾਂ ਸਾਲ ਪੁਰਾਣੇ ਹਨ । ਤਰੱਕੀ 
ਸਥਾਨ ਹੈ । ਜਿੱਥੇ ਇਸ ਸਥਾਨ ਦੇ ਕੁਝ ਹਿੱਸਿਆਂ ਨੂੰ _ਰੌਕੀ 
ਮਾਊਂਨਟੇਨ ਨੈਸ਼ਨਲ ਪਾਰਕ (ਹੁਣ ਬੈਂਚ ਨੈਸ਼ਨਲ ਪਾਰਕ) ਵਿਚ 
ਸ਼ਾਮਿਲ ਕੀਤਾ ਗਿਆ । ਇਹ ਸਥਾਨ 1930 ਤੋਂ ਅਲਬਰਟਾ ਰਾਜ 
ਦੀ ਸਰਕਾਰ ਦੇ ਅਧੀਨ ਹੈ । 1960 ਦੇ ਕਰੀਬ ਪ੍ਰਸਿੱਧ ਬੋ ਵੈਲੀ 
ਵਿਚ ਆਏ । ਇਸ ਇਲਾਕੇ ਵਿਚ ਬਾਗ-ਬਾਗਾਨ, ਉਦਯੋਗ, ਪਸ਼ੂ 
ਪਾਲਣ, ਸੈਰ-ਸਪਾਟਾ, ਜਾਨਵਰਾਂ-ਪੌਦਿਆਂ ਦੇ ਖੋਜੀ ਸਥਾਨ, ਤੇਲ 
ਉਤਪਾਦਨ, ਜ਼ਰੂਰੀ ਜ਼ਰੁਰਤਾਂ , ਸੁਰੱਖਿਆ ਮਾਹੌਲ ਅਤੇ ਹੋਰ ਅਨੇਕਾਂ 
ਤਰੱਕੀਯੁਕਤ ਸਥਾਨਾਂ, ਉਤਪਾਦਨਾਂ ਕਰਕੇ ਇਸ ਨੂੰ ਮਜ਼ਬੂਤ ਕਰ 
ਦਿੱਤਾ । ਇਹ ਸਥਾਨ ਕੁਦਰਤੀ ਨਜ਼ਾਰਿਆਂ ਅਤੇ ਵਿਗਿਆਨੀਆਂ 
ਦੀ ਖੋਜ ਪੂਰਵਕ ਮਿਹਨਤ ਕਰਕੇ ਅੱਜ ਵਿਸ਼ਵ ਪ੍ਰਸਿੱਧ ਸਥਾਨ ਹੈ । 
ਵਿਗਿਆਨੀਆਂ ਦੀ ਨਿਰਮਾਣ ਸ਼ੈਲੀ ਅਤੇ ਕੁਦਰਤੀ ਸਰੋਤਾਂ ਦੀ 
ਖ਼ੂਬਸੂਰਤੀ ਨੇ ਇਸ ਸਥਾਨ ਨੂੰ ਜੋਨਤ ਵਿਚ ਤਬਦੀਲ ਕਰ ਦਿੱਤਾ । 
ਕਨੇਡਾ ਜਾਓ ਤਾਂ ਇਹ ਸਥਾਨ ਜ਼ਰੂਰ ਵੇਖਣਾ । 
ਸੈਪਰਕ- 98156-25409 
98156-25409 ਵਟਸਐਪ 


ਜੁਲਾਈ-2022 


ਧਿਗ110115॥0॥6% 90118.੮0।1 


ਸੁਆਗਤੀ ਸ਼ਬਦ ਸਰਦਲਾਂ ਲਈ 


ਕਵਿਤਾ ਮਨ ਵਿੱਚ ਚੌਗਿਰਦੇ ਦਾ ਪ੍ਰਵੇਸ਼ ਵੀ ਹੈ ਤੇ 
ਆਵੇਸ਼ ਵੀ। ਇਹ ਉੱਗਦੀ ਵੀ ਹੈ ਤੇ ਪੜ੍ਹਨ ਵਾਲੇ ਦੇ ਮਨ 
ਵਿੱਚ ਸੁਪਨਿਆਂ ਦੇ ਬੀਜ ਵੀ ਕੇਰਦੀ ਹੈ। ਸਦੀਆਂ ਤੋਂ ਇਹ 
ਸਿਲਸਿਲਾ ਚੱਲ ਰਿਹਾ ਹੈ। ਸਾਡਾ ਵਿਰਸਾ ਵਰਤਮਾਨ ਤੀਕ 
ਸੁਰੱਖਿਅਤ ਪਹੁੰਚਣ ਦਾ ਕਾਰਨ ਵੀ ਕਵਿਤਾ ਹੀ ਹੈ। ਕਵਿਤਾ 
ਤਰਲ ਹੋਕੇ ਮਨ ਮਸਤਕ ਤੀਕ ਪਹੰਚਣ ਦਾ ਸਭ ਤੋ 
ਅਸਰਦਾਰ ਵਸੀਲਾ ਹੈ। ਸ਼ਾਇਦ ਏਸੇ ਕਰ ਕੇ ਸਾਡੇ ਪੁਰਾਤਨ 
ਗਰੰਥ ਵਧੇਰੇ ਗਿਣਤੀ ਵਿੱਚ ਕਾਵਿ-ਸਰੂਪ ਹੀ ਹਨ । ਏਥੋਂ ਤੀਕ 
ਕਿ ਇਲਾਜ ਪ੍ਰਬੰਧ ਅਤੇ ਨੀਤੀ ਸ਼ਾਸਤਰ ਦੇ ਬਹੁਤੇ ਗਰੰਥ ਵੀ 
ਕਵਿਤਾ ਵਿੱਚ ਹੀ ਹਨ। ਕਿਸੇ ਵਕਤ ਵੈਦ-ਪਰੰਪਰਾ ਵਿੱਚ 
ਸਰਵੋਤਮ ਡਿਗਰੀ ਕਵੀ-ਰਾਜ ਦੀ ਹੁੰਦੀ ਸੀ। 

ਬਦੇਸ਼ ਵੱਸਦੇ ਕਵੀ ਮਿੱਤਰ ਬਿਕਰਮ ਸੋਹੀ ਦੀ ਕਾਵਿ- 
ਪੁਸਤਕ 'ਸਰਦਲਾਂ' ਪੜ੍ਹਨ ਪਰਖਣ ਦਾ ਸੁਭਾਗ ਮਿਲਿਆ ਤਾਂ 
ਪਤਾ ਲੱਗਾ ਕਿ ਕਵਿਤਾ ਕੇਵਲ ਵਿਚਾਰ-ਪ੍ਰਵਾਹ ਜਾਂ ਸੰਵੇਦਨਾ 
ਦੀ ਅਭਿਵਿਅਕਤੀ ਹੀ ਨਹੀਂ ਸਗੋਂ ਇਸ ਤੋਂ ਕੁਝ ਵੱਧ ਵੀ ਹੈ। 
ਬਿਕਰਮ ਸੋਹੀ ਕਿੱਤੇ ਵੱਲੋਂ ਅਮਰੀਕਾ ਦੇ ਕੈਲੇਫੋਰਨੀਆ ਸੂਬੇ 
ਵਿੱਚ ਵੈਟਰਨਰੀ ਡਾਕਟਰ ਹੈ ਪਰ ਕਵਿਤਾ ਸਿਰਜਣਾ ਉਸ ਦਾ 
ਸ਼ੌਕ ਤੇ ਵਿਸ਼ਵਾਸ ਹੈ। ਗੁਰਦਾਸਪੁਰ ਜ਼ਿਲ੍ਹੇ ਦੀ ਸ਼੍ਰੀ 
ਹਰਗੋਬਿੰਦਪੁਰ ਵੱਖੀ ਨਾਲ ਲੱਗਦੇ ਪਿੰਡ ਸੋਹੀਆਂ ਦਾ ਜੰਮਪਲ 
ਬਿਕਰਮ ਬਚਪਨ ਤੋਂ ਹੀ ਪੰਜਾਬੀ ਤੇ ਰੂਸੀ ਸਾਹਿੱਤ ਦਾ ਗਹਿਰ 
ਗੰਭੀਰ ਪਾਠਕ ਬਣ ਗਿਆ ਸੀ ਕਿਉਂਕਿ ਅਧਿਆਪਕ ਆਗੂ 
ਬਾਪ ਸ: ਕਮਰ ਸਿੰਘ ਸੋਹੀ ਕੋਲ ਘਰ ਵਿੱਚ ਹੀ ਵਿਸ਼ਾਲ 
ਪੁਸਤਕ-ਭੰਡਾਰ ਸੀ। ਅਤਿਵਾਦ ਦੇ ਤਪਦੇ ਸੇਕ ਵੇਲੇਂ ਇਹ 
ਪਰਿਵਾਰ ਜਲੰਧਰ ਆ ਵੱਸਿਆ। ਜਲੰਧਰ ਤੋਂ ਅਗਰੇਲੀ 
ਪੜ੍ਹਾਈ ਕਰ ਕੇ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ 
ਲੁਧਿਆਣਾ ਦੇ ਵੈਨਰਨਰੀ ਕਾਲਿਜ 'ਚ ਬੀ.ਵੀ.ਐੱਸ.ਸੀ. ਦੀ 
ਪੜ੍ਹਾਈ ਕਰਨ ਆ ਗਿਆ। ਏਥੇ ਪੜ੍ਹਨ ਵੇਲੇ ਉਸ ਦੀ ਬਹੁਤੀ 
ਬੈਠਕ ਡਾ. ਮ.ਸ. ਰੰਧਾਵਾ ਲਾਇਬਰੇਰੀ ਵਿੱਚ ਹੀ ਹੁੰਦੀ। ਉਹ 
ਪੰਜਾਬੀ ਸਾਹਿੱਤ ਦਾ ਗੂੜ੍ਹ ਪਾਠਕ ਤਾਂ ਸੀ ਪਰ ਸਿਰਜਣਾ ਦਾ 
ਮਾਰਗ ਮਗਰੋਂ ਪਛਾਣਿਆ। ਦੋ ਕਾਵਿ ਪੁਸਤਕਾਂ ਤੋਂ ਬਾਅਦ 
ਸਰਦਲਾਂ ਉਸ ਦਾ ਹੁਣ ਤੀਜਾ ਕਾਵਿ-ਸੰਗ੍ਰਹਿ ਹੈ। 
ਵਰਿਆਮ 


5।। 5300੫130 59111 00੧ 


੮੨ 


-ਗੁਰਭਜਨ ਗਿੱਲ 

ਇਹ ਕਵਿਤਾਵਾਂ ਪੜ੍ਹਦਿਆਂ ਲੱਗਦਾ ਹੈ ਕਿ ਬਿਕਰਮ 
ਸੋਹੀ ਕਵਿਤਾ ਦੀ ਭਾਲ ਵਿੱਚ ਹੈ। ਉਸ ਕਵਿਤਾ ਦੀ ਭਾਲ 
ਵਿੱਚ, ਜੋ ਮਨੁੱਖੀ ਮਨ ਦੇ ਅੰਦਰੂਨੀ ਤੇ ਬਾਹਰਲੇ ਬੰਧਨ ਤੋੜ 
ਸਕੇ। ਆਜ਼ਾਦ ਫ਼ਿਜ਼ਾ ਵਿੱਚ ਸਾਹ ਲੈਂਦੀ ਕਵਿਤਾ। ਉਰਦੂ, 
ਹਿੰਦੀ ਅਤੇ ਅੰਗ੍ਰੇਜ਼ੀ ਕਵਿਤਾ ਦਾ ਪਠਨ ਪਾਠਨ ਕਰਨ ਕਾਰਨ 
ਉਸ ਦੀ ਸ਼ਾਇਰੀ ਵਿੱਚ ਕਈ ਵਾਰ ਕੁਝ ਸ਼ਬਦ ਤੱਤਸਮ ਰੂਪ 
ਵਿੱਚ ਆ ਜਾਂਦੇ ਹਨ। ਉਹ ਸ਼ਬਦ-ਸੰਭਾਲ ਦੇ ਸ਼ੌਕ ਨੂੰ 
ਪਾਲਦਿਆਂ ਉਨ੍ਹਾਂ ਸ਼ਬਦਾਂ ਨੂੰ ਆਪਣੀ ਮਾਂ ਬੋਲੀ ਦੇ ਭੰਡਾਰ 
ਵਿੱਚ ਉਸੇ ਰੂਪ ਵਿੱਚ ਟਿਕਾਉਣ ਦੀ ਰੀਝ ਪਾਲਦਾ ਹੈ। 
ਬਿਕਰਮ ਸੋਹੀ ਸ਼ਬਦਾਂ ਨੂੰ ਆਵਾਰਾ ਨਹੀਂ ਹੋਣ ਦਿੰਦਾ ਕਿ ਉਹ 
ਮਨ ਮਰਜ਼ੀ ਦੇ ਅਰਥ ਪਸਾਰਦੇ ਫਿਰਨ । ਹਰ ਸ਼ਬਦ ਨੂੰ ਕਰੀਨੇ 
ਨਾਲ ਟਿਕਾਉਂਦਾ, ਸਜਾਉਂਦਾ ਤੇ ਕਵਿਤਾਉਂਦਾ ਹੈ। ਉਸ ਦੀ 
ਸ਼ਾਇਰੀ ਸਾਨੂੰ ਨਵੇਂ ਅਨੁਭਵ ਮੰਡਲੀ ਵਿੱਚ ਲੈ ਤੁਰਦੀ ਹੈ। ਉਸ 
ਲਈ ਕੋਈ ਵੀ ਵਿਸ਼ਾ ਵਰਜਿਤ ਨਹੀਂ, ਸਗੋਂ ਹਰ ਵਿਸ਼ਾ ਹੀ 
ਪ੍ਰਗਟਾਉਣ ਯੋਗ ਹੈ। 

ਆਪਣੇ ਨਾਨਾ ਜੀ ਸ: ਇਕਬਾਲ ਸਿੰਘ ਮੱਲ੍ਹੀ ਪਾਸੋਂ ਦੇਸ਼ 
ਵੰਡ ਬਾਰੇ ਸੁਣੀਆਂ ਗੱਲਾਂ ਕਵਿਤਾ 'ਚ ਪਰੋਂਦਿਆਂ ਸਾਨੂੰ 1947 
ਦੇ ਉਜਾੜੇ ਕੋਲ ਲਿਆ ਖੜ੍ਹਾ ਕਰਦਾ ਹੈ। ਇੰਜ ਲੱਗਦਾ ਹੈ ਕਿ 
ਇਹ ਸਾਰਾ ਕੁਝ ਉਸ ਦੇ ਨਾਨਾ ਜੀ ਨਾਲ ਨਹੀਂ, ਬਿਕਰਮ 
ਨਾਲ ਵਾਪਰਿਆ ਹੈ। 

ਕੋਈ ਪਾਕਿ ਲਈ ਬੈਠਾ 

ਕਿਸੇ ਹਿੰਦ ਮੱਲਿਆ। 

ਤੇਰਾ ਪੂਰਾ ਸੀ ਪੰਜਾਬ, 

ਅੱਧਾ ਹੋਇਆ ਝੱਲਿਆ। 

ਤੇਰਾ ਪੂਰਾ ਸੀ ਪੰਜਾਬ, 

ਟੋਟੇ ਹੋਇਆ ਝੱਲਿਆ। 

ਇਨ੍ਹਾਂ ਵੰਡਣੇ ਸੀ ਰੱਬ, 

ਇਨ੍ਹਾਂ ਬੁੱਲ੍ਹਾ ਵੰਡ 'ਤਾ। 

ਤੇਰਾ ਸਾਗ ਵਾਲਾ ਕੁੱਜਾ, 

ਤੇਰਾ ਚੁੱਲ੍ਹਾ ਵੰਡ 'ਤਾ। 


ਜੁਲਾਈ-2022 


ਪਿਗ110115॥0॥6% 90118.੮0।੧ 


ਤੇਰੇ ਵਾਰਸਾਂ ਦੀ ਹੀਰ, 
ਸਰਹੱਦ ਤੇ ਮਿਲੀ । 
ਕਹਿੰਦੀ ਹਿੰਦੂ ਆਂ ਨਾ ਸਿੱਖ, 
ਨਾ ਕੁਰਾਨ ਆ ਪੜ੍ਹੀ। 
ਮੇਰਾ ਕੋਈ ਨਾ ਮੁਹੱਲਾ, 
ਮੋਰੀ ਕੋਈ ਨਾ ਗਲੀ। 
ਇੱਕ ਚੜ੍ਹਦੇ ਅੜੀ। 

ਮੇਰੇ ਵਾਰਸਾ ਵੇ ਆ ਕੇ ਮੈਨੂੰ, 

ਲੈ ਜਾ ਝੱਲਿਆ। 

- ਇਹ ਕਵਿਤਾ ਦੀਆਂ ਸਤਰਾਂ ਨਹੀਂ, ਧਰਤੀ ਮਾਂ ਦੇ ਟਸ 
ਟਸ ਕਰਦੇ, ਲਹੂ-ਭਿੱਜੇ ਸਿਆੜ ਹਨ ਜੋ ਮਨ ਦੀ ਕੋਮਲ ਭੂਮੀ 
ਵਿੱਚ ਦਰਦਾਂ ਨੇ ਕੱਢੇ ਹਨ । ਸੰਵੇਦਨਸ਼ੀਲ ਕਵੀ-ਮਨ ਹੀ ਇਸ 
ਦਰਦ ਨੂੰ ਆਪਣੇ ਪੁਰਖ਼ਿਆਂ ਤੋਂ ਉਧਾਰਾ ਲੈ ਕੇ ਕਵਿਤਾ 'ਚ 
ਢਾਲ ਸਕਦਾ ਹੈ। 

ਮੋਰਾ ਬਿਕਰਮ ਸੋਹੀ ਦੀ ਕਵਿਤਾ ਪੜ੍ਹਦਿਆਂ ਵਿਸ਼ਵਾਸ 
ਗੂੜ੍ਹਾ ਹੋਇਆ ਹੈ ਕਿ ਕਵੀ ਲਈ ਕੋਈ ਵੀ ਵਿਸ਼ਾ ਵਰਜਿਤ 
ਨਹੀਂ ਹੁੰਦਾ। ਆਸਥਾ ਨਾਲ ਸੰਬੰਧਤ ਵਿਸ਼ੇ ਨਿਭਾਉਂਦਿਆਂ ਵੀ 
ਉਹ ਤਰਕਸ਼ੀਲਤਾ ਨਹੀਂ ਤਿਆਗਦਾ। ਹਰਿਮੰਦਰ ਸਾਹਿਬ ਤੇ 
ਹੋਏ ਹਮਲੇ ਦੀ ਵਾਰਤਾ ਸੁਣਾਉਂਦਿਆਂ ਉਹ ਵਿਅਕਤੀਆਂ ਤੇ 
ਵਰਤਾਰਿਆਂ ਨੂੰ ਸਿਰਫ਼ ਵਰਤਣ ਯੋਗ ਸਮੱਗਰੀ ਵਜੋਂ ਹੀ 
ਰੱਖਦਾ ਹੈ, ਉਨ੍ਹਾਂ ਦਾ ਨਾਇਕਤਵ ਜਾਂ ਖਲਨਾਇਕਤਾ 
ਉਸਾਰਨ ਦੀ ਹਮਾਕਤ ਨਹੀਂ ਕਰਦਾ, ਉਸ ਦੀ ਇਹੀ 
ਖੂਸਸੂਰਤੀ ਹੈ। ਸ਼ਬਦ ਉਸ ਲਈ ਆਧਾਰ ਸਮੱਗਰੀ ਹੈ, ਜਿਸ ਤੇ 
ਚਿੱਤਰ ਉਸਾਰਦਾ ਹੈ। 

ਬਿਕਰਮ ਸੋਹੀ ਦੀ ਸਾਕਾ ਨੀਲਾ ਤਾਰਾ ਬਾਰੇ ਇੱਕ 
ਕਵਿਤਾ ਇਸ ਸੰਗ੍ਰਹਿ ਵਿੱਚ ਹੈ। ਬਹੁਤ ਹੀ ਨਿਵੇਕਲੀ ਅਤੇ 
ਬਾਕੀ ਕਵਿਤਾਵਾਂ ਤੋਂ ਵੱਖਰੇ ਮੁਹਾਵਰੇ ਵਾਲੀ ਹੈ। ਭਾਵੇਂ ਹਰ 
ਵਿਸ਼ਾ ਆਪਣੀ ਖ਼ਾਤਰ ਵੱਖਰਾ ਮੁਹਾਵਰਾ ਤੇ ਸ਼ਬਦ ਸਮੱਗਰੀ ਲੈ 
ਕੇ ਆਉਂਦਾ ਹੈ। 


ਕਈ ਆਏ ਨੇ ਸਾਨੂੰ ਮਿਟਾਉਣ ਵਾਲੇ, 

ਖ਼ਰਾ ਖੋਜ ਨਾ ਮਿਟਿਆ ਬਾਣਿਆਂ ਦਾ। 

ਵੇਖੋ ! ਅੱਜ ਵੀ ਗੋਬਿੰਦ ਦੀ ਤੇਗ਼ ਲਿਸ਼ਕੇ, 

ਰਿਹਾ ਕੱਖ ਨਾ ਰਾਜੇ ਤੇ ਰਾਣਿਆਂ ਦਾ। 

ਭਾਵੇਂ ਕਰੋਨਾ ਕਹਿਰ ਹੋਵੇ ਜਾਂ ਦਿੱਲੀ ਦੀਆਂ ਬਰੂਹਾਂ ਤੇ 
ਚਿੱਤਰ ਉਸਾਰਦਾ ਹੈ। ਉਸ ਦੀ ਕਾਵਿ-ਵਿਧੀ ਸ਼ਬਦਾਂ ਨਾਲ 
ਕੋਲਾਜ ਪੈਟਰਨ ਵਾਲੇ ਚਿੱਤਰ ਉਸਾਰਨ ਦੀ ਹੈ। 
ਤੁਰ ਕੇ ਉਸ ਨੇ ਸ਼ਬਦਾਂ ਨੂੰ ਆਪਣੇ ਵਿਚਾਰ ਪ੍ਰਬੰਧ ਅਤੇ 
ਵਿਚਾਰ-ਪ੍ਰਵਾਹ ਦਾ ਵਾਹਕ ਬਣਾਉਣਾ ਹੈ। 


ਟੈਂਕ ਚਾੜ੍ਹ ਕੇ ਸੱਚੇ ਤਖ਼ਤ ਉੱਤੇ, ਰੱ ਫੀ _._ 
ਹੁਣ ਆਖਦੇ ਸਭ ਕੁਝ ਭੁੱਲ ਜੋ ਜੀ। _ ਮੈਂ ਉਸ ਦਿਨ ਦੀ ਉਡੀਕ ਵਿੱਚ ਹਾਂ ! ਬਿਕਰਮ ਸੋਹੀ ਦੇ 
ਭੁੱਲਿਉ ਸੁਰਖ਼ ਸਰੋਵਰ ਅੰਮ੍ਰਿਤ ਦਾ, ਸੱਜਰੇ ਕਾਵਿ-ਸੰਗ੍ਰਹਿ ਸਰਦਲਾਂ ਦਾ ਸੁਆਗਤ ਹੈ। 

ਬੂਟ ਵਿੱਚ ਪਰਿਕਰਮਾ ਭੁੱਲ ਜੋ ਜੀ। ਚੇਅਰਮੈਨ, 
ਤੱਤੀ ਤਵੀ ਤੇ ਖਿੜਿਆ ਫੁੱਲ ਵੇਖਣ, ਲੁਧਿਆਣਾ। 
ਮਾਈਆਂ ਸੰਗਤਾਂ ਦੂਰੋਂ ਭਾਰੀਆਂ ਨੇ। ਸੰਪਰਕ: 98726-31199 
ਵਰਿਆਮ ੮ ਜੁਲਾਈ-2022 


5।। 5300੫130 59111 00੧ 


ਧਿਗ110115॥0॥6% 90118.੮0।। 


ਪਿਡ ਖੋਟੇ ਵਿਖੇ ਅਨੰਦ ਕਾਰਜ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ 


ਗੁਰੂ ਘਰ ਦੀ ਅਨੰਦ ਕਾਰਜ ਮਰਯਾਦਾ ਦਾ ਸਤਿਕਾਰ ਕੀਤਾ ਜਾਵੇ-ਸੂਬਾ ਬਲਵਿੰਦਰ ਸਿੰਘ ਝੱਲ 


ਸੀ ਸਤਿਗੁਰੂ ਉਦੇ ਸਿੰਘ ਜੀ ਦੀ ਰਹਿਨੁਮਾਈ ਹੇਠ 
ਜਿਲ੍ਹਾ ਮੋਗਾ ਦੇ ਪਿੰਡ ਖੋਟੇ ਵਿਖੇ ਇਲਾਕੇ ਦੀ ਨਾਮਧਾਰੀ 
ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮੇਂ ਦੂਰ 
ਸਿੰਘ ਝੱਲ ਨੇ ਅਨੰਦ ਕਾਰਜ ਦੀ ਪਵਿੱਤਰ ਰਸਮ ਬਾਰੇ _.. 
ਬੋਲਦਿਆਂ ਆਖਿਆ ਕਿ ਸਮੁੱਚੀ ਸਿੱਖ ਸੈਗਤ ਨੂੰ ਗੁਰ 4 
ਸਾਹਿਬਾਨ ਦੀ ਆਰੈਭ ਕੀਤੀ ਇਸ ਪਵਿੱਤਰ ਰਸਮ ਦਾ 
ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਸੈਬੋਧਨ ਕਰਦਿਆਂ 
ਮਗ ਕੀਤੀ ਕਿ ਅਨੰਦ ਕਾਰਜ ਦੀ ਰਸਮ ਦੀ ਪਵਿੱਤਰਤਾ 
ਕਾਇਮ ਰੱਖਣ ਲਈ ਜਿਹੜੇ ਲੜਕੇ ਲੜਕੀਆਂ ਦੇ ਵਿਆਹ 
ਮੈਰਿਜ ਪੈਲੇਸਾਂ ਵਿੱਚ ਹੁੰਦੇ ਹਨ ਉਹਨਾਂ ਦੇ ਅਨੰਦ ਕਾਰਜ ਗੁਰੂ 
ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਰਨ ਤੇ ਪਾਬਦੀ ਲਗਾਈ 
ਜਾਵੇ। ਇਸ ਮੌਕੇ ਸੈਗਤ ਨੂੰ ਸੈਬੋਧਨ ਕਰਦਿਆਂ ਡਾ ਲਖਵੀਰ 
ਸਿੰਘ ਰਾਮਪੁਰਾ ਫੁਲ ਨੇ ਆਖਿਆ ਕਿ ਖੋਟੇ ਪਿਡ ਦਾ ਇਹ 
ਸਥਾਨ ਕਾਲੀ ਵੇਈਂ ਦੀ ਤਰ੍ਹਾਂ ਪਵਿੱਤਰ ਹੈ ਜਿਥੋਂ ਗੁਰ ਨਾਨਕ ਦੇਵ 
ਜੀ ਨੇ ਨਾਮ ਦਾ ਉਚਾਰਨ ਕੀਤਾ ਸੀ। ਉਸੇ ਤਰ੍ਹਾਂ ਹੀ ਪਿਡ ਖੋਟੇ ਦਾ 
ਇਹ ਸਥਾਨ ਵੀ ਪਵਿੱਤਰ ਹੈ ਜਿਥੋਂ ਸਿੱਖਾਂ ਵਿਚ ਪ੍ਚਲਿਤ ਅਨੰਦ 
ਕਾਰਜ ਦੀ ਰਸਮ ਦਾ ਆਗਾਜ਼ ਹੋਇਆ। 
ਇਸ ਸਮੇਂ ਦਿੱਲੀ ਉਚੇਚੇ ਪਹੰਚੇ ਜਥੇਦਾਰ ਪ੍ਰੀਤਮ ਸਿੰਘ ਸਹਿਣਾ ਨੇ 
ਨਾਮਧਾਰੀ ਸ਼ੈਲੀ ਅਨੁਸਾਰ ਢੋਲਕ ਛੈਣਿਆਂ ਨਾਲ ਦੀਵਾਨ 
ਲਗਾਇਆ। ਅਗਰੇਜ਼ ਸਰਕਾਰ ਦੀ ਗੁਲਾਮੀ ਸਮੇਂ ਸਤਿਗੁਰੁ ਰਾਮ 
ਸਿੰਘ ਜੀ ਵੱਲੋਂ ਸਮਾਜਿਕ ਕੁਰੀਤੀਆਂ ਵਿਰੁੱਧ ਉਠਾਈ ਆਵਾਜ਼ 
ਦੇ ਪ੍ਸੈਗ ਵਿੱਚ ਬੋਲਦਿਆਂ ਉਹਨਾਂ ਆਖਿਆ ਕਿ ਗੁਰੁ ਰਾਮ ਸਿੰਘ 
ਜੀ ਦੇ ਸਮਾਜ ਲਈ ਕੀਤੇ ਕਾਰਜਾਂ ਨੂੰ ਇਕ ਪਾਸੇ ਵੀ ਰੱਖ ਦੇਈਏ 
ਤਾਂ ਉਹਨਾਂ ਵੱਲੋਂ ਅਨੰਦ ਕਾਰਜ ਦੀ ਰਸਮ ਸ਼ੁਰੂ ਕਰਨ ਅਤੇ ਮਰਦ 


ਵਰਿਆਮ 
5।। 5300੫130 59111 000੧ 


ਔਰਤ ਦੀ ਬਰਾਬਰਤਾ ਲਈ ਚੁੱਕਿਆ ਕਦਮ ਉਹਨਾਂ ਨੂੰ ਸੈਸਾਰ 
ਭਰ ਦੇ ਸ਼੍ਰੋਮਣੀ ਸੁਧਾਰਕਾਂ ਦੀ ਸਫ ਵਿੱਚ ਖੜ੍ਹਾ ਕਰ ਦਿੰਦਾ ਹੈ।ਇਸ 
ਸਮੇਂ ਜੱਥੇਦਾਰ ਜਸਵੀਰ ਸਿੰਘ ਖਿਆਲਾ ਅਮ੍ਰਿਤਸਰ ਨੇ ਵੀ 
ਦਿਵਾਨ ਲਗਾ ਕੇ ਸੈਗਤ ਨੂੰ ਮੇਤਰ ਮੁਗਧ ਕਰੀ ਰੱਖਿਆ। ਡੇਰਾ 
ਸੈਤ ਕਰਮ ਸਿੰਘ ਹਿੰਮਤਪੁਰਾ ਦੇ ਮਹੈਤ ਸੈਤ ਜਸਵੈਤ ਸਿੰਘ ਜੀ 
ਅਤੇ ਸੂਬਾ ਗੁਰਮੇਲ ਸਿੰਘ ਜੀ ਨੇ ਸਰੀ ਗੁਰੁ ਗੰਥ ਸਾਹਿਬ ਦੇ ਪਾਠਾਂ ਦੇ 
ਭੋਗ ਪਾਏ। ਸਮਾਗਮ ਵਿਚ ਸੂਬਾ ਇੰਦਰਜੀਤ ਸਿੰਘ ਮੱਲ, ਸੂਬਾ 
ਬਲਵੀਰ ਸਿੰਘ ਢਿੱਲਵਾਂ, ਧਰਮ ਸਿੰਘ ਰਾਮਪੁਰਾ ਫੁਲ, ਸ਼ੇਰ ਸਿੰਘ 
ਜੈਗੀਆਣਾ ਵੀ ਹਾਜਰ ਸਨ। ਪਿੰਡ ਖੋਟਿਆਂ ਦੇ ਸੂਬਾ ਸਾਹਿਬ ਅਤੇ 
ਪਿੰਡ ਦੀ ਸਮੁੱਚੀ ਸੈਗਤ ਨੇ ਆਈ ਹੋਈ ਸੈਗਤ ਦੀ ਤਨ-ਮਨ 
ਨਾਲ ਸੇਵਾ ਕੀਤੀ। ਠੰਢੀ ਸ਼ਰਦਾਈ ਦੀ ਛਬੀਲ ਲਗਾਈ 
ਗਈ।ਉਪਰੈਤ ਗੁਰੁ ਕਾ ਲੰਗਰ ਅਤੁੱਟ ਵਰਤਿਆ। 

ਰਿਪੋਰਟ-ਮੱਖਣ ਸਿੰਘ ਬੁੱਟਰ 

ਜੂਨ-2022 


ਧਿਗ110115॥0॥6% 90118.੮0।੧ 


੮)॥॥111.11 14444 


ਰਾ ਜਿ 


 ; 0(9।॥ 11100) 


ਫਾਰਤੀ ਮਗੀਤ ਜਗਤ ਦੀ ਜਾਲੀਮਾਲੀ ਸ਼ਖਸੀਅਤ, ਰਣ 
ਪੰਜਾਬ ਘਰਾਨੇ ਦੇ ਖ਼ਲੀਫਾ, ਤਾਲ ਮਾਰਤੰਡ, 'ਸੈਗੀਤ ਲਿਮਿਟੇਡ ਦੇ ਪ੍ਰਧਾਨ ਅਤੇ ਸੀ.ਈ.ਓ ਸ੍ਰੀ ਅਤਸੁਸ਼ੀ ਐਗਾਟਾ 
ਸਿ ਸਾਨ, ਸ੍ਰੀ ਸੈਜੇ ਨਾਕੜਾ ਅਤੇ ਸ੍ਰੀਮਤੀ ਜਯੋਤੀ ਨਾਕੜਾ ਵਿਸ਼ਵ 
ਨ ਵਾਤਾਵਰਨ ਦਿਵਸ ਮਨਾਉਂਦੇ ਹਨ। 
ਸੀਨ ੧3 ਜੂਨ 2022 ਨੂੰ ਇਸ ਸੈਸਾਰ ਤੋਂ ਵਿਦਾ ਹੋ ਗਏ। 
ਅਦਾਰਾ ਵਰਿਆਮ ਇਸ ਸਤਿਕਾਰ ਯੋਗ ਸ਼ਖਸੀਅਤ ਨੂੰ 
ਹਾਰਦਿਕ ਸ਼ਰਧਾਂਜਲੀ ਭੇਂਟ ਕਰਦਾ ਹੈ ਅਤੇ ਅਰਦਾਸ 
ਕਰਦਾ ਹੈ ਕਿ ਸਤਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ 
ਚਰਨਾਂ ਵਿੱਚ ਨਿਵਾਸ ਬਖਸ਼ਣ। 
੧ 1 


ਪੁਲਿਸ ਲਾਈਨ ਜਲੰਧਰ ਵਿਖੇ 21 ਰਸੀ ਗੀ ਵਸ ਨਿਆਰਾ ਤਵੀ 
ਵਿੱਚ ਮੁੱਖ ਮਹਿਮਾਨ ਸ੍ਰ. ਗੁਰਸ਼ਰਨ ਸਿੰਘ ਸੰਧੂ, ਪੁਲਿਸ ਕਮਿਸ਼ਨਰ ਜਲੰਧਰ ਦਾ ਸਵਾਗਤ ਕਰਦੇ ਹੋਏ, ਡਾ. ਚੇਤਨ ਮਹਿਤਾ ਅਤੇ 


ਯੋਗ ਮਾਸਟਰਜ਼ ਟਰੇਨਰਜ਼। ਯੋਗ ਕਰਦੇ ਹੋਏ ਪੁਲਿਸ ਕਰਮੀ ਅਤੇ ਉੱਚ ਅਧਿਕਾਰੀ। 


5।। 5300੫130 59111 000੧ 


ਧਿਗ1101੧15॥036% 90118.੮0।1 


(੨111 -॥0-010101171110- 


601615666€ ੧6।71116।5, 50060 60 3 ੧੧੦6 
11605 ੧001 ॥90। 9੬0, ੧੫30 & 01535 ।€51563116. 


ਉ 
94 


੩ 
ਪਿੰਕਿ ਪਿੰ-[211&ਿ ਵਿ $ਇਇ0$ ਨਿੱੀ. 0. 


ਗਿ0੩੦ 562 109 8319310€ 1੬।.: 98454 71271/ 72, 98453 81817/ 98453 10057 
11815੦।। ੨7੮੬ :78.:080 28602167/ 695 1॥੧%:080 28602168 
€-1੧81| :181110118।15੪੬੦58॥੩11੦118115€੬੦5.ਟ੦॥ “ 0ਮ!_: ੪੪੪/੪//181110।15€੬੦5.੮੦॥ 


%੬€5੬ਡਦ ੨27” ੪2 5087” ਤੇ << 
ਮਾਲਕ, ਐਡੀਟਰ ਤੇ ਪਬਲਿਸ਼ਰ ਰਜਵੈਤ ਕੌਰ ਨੇ ਰਾਜਿੰਦਰ ਸਿੰਘ ਦੇ ਵਾਈਟ ਕਰਾਸ ਪ੍ਰਿਟਰਜ਼ ਭਾਈ ਦਿਤ ਸਿੰਘ ਨਗਰ ਜਲੰਧਰ ਤੋਂ ਪ੍ਰਿਟ ਕਰਵਾ ਕੇ 
ਲਾਡੋਵਾਲੀ ਰੋਡ ਸਾਹਮਣੇ ਸੈਂਟਰਲ ਟਾਊਨ ਜਲੰਧਰ ਤੋਂ ਪ੍ਰਕਾਸ਼ਿਤ ਕੀਤਾ। ਫੋਨ : 0181-2222543- ਮੋਬਾਇਲ- 98143-18720 


001੪, ੨0੧੦ & ੮00151੬। ੧3੪੩ ।੧੧੫ 0੦ ॥॥੧੬੦ ।੦। ੧੩੧੦੪ $। 1੧੬ €055 ਗਿ॥1੬।5, 3੧੩ 9 5॥੧0 ੧੩੦੫ 
੫31310੧੨॥ & 0੦ |00151੬੦ ੧੧੩੦0੦%੩॥ ੧੦੩੦, 000. €੬0੩| 100, 48110੧੫ €% 7੧.: 0181-2222548, &੦0.: 98143-18720 


